ਰਪੋਟ 


ਸੋਧਕ ਕਮੈਟੀ 
ਦਸਮ ਪਾਤਸਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 
ਸੋਧਾਈ ਦੀ 
ਜੋ 
ਖਾਲਸਾ ਦੀਵਾਨ ਅੰਮ੍ਰਿਤਸਰ ਜੀ ਦੀ ਆਗਯਾ ਅਨੁਸਾਰ 


ਭਾਈ ਮੰਨਾ ਸਿੰਘ ਜੀ ਹਕੀਮ ਸਿਕਤਰ 
ਗੁਰਮਤ ਗ੍ਰੰਥ ਪ੍ਰਚਾਰਕ ਸਭਾ ਸ੍ਰੀ ਅੰਮ੍ਰਿਤਸਰ ਜੀ ਵਲੋਂ 


ਦੀ ਨੀਉ ਐਂਗਲੋ ਗੁਰਮਖੀ ਪ੍ਰੈਸ ਸ੍ਰੀ ਅੰਮ੍ਰਿਤਸਰ ਜੀ ਮੇ 
ਬਾਬੂ ਵਜ਼ੀਰਚੰਦ ਪ੍ਰਿਨਟਰ ਕੇ ਇਰਤਮ੍ਰਾਮ ਸੇ ਛਪੀ 


ਗੇਟ : ਸੈਥਕ ਕਮੇਟੀ 93 


ਕਓਂ ਸਤਿਨਾਮ ਕਰਤਾ ਪੁਰਪ ਨਿਰਭਉ ਨਿਰਵੈਰ ਅਕਾਲਮੂਰਤਿ ਅਜੂਨੀ ਸੈ ਭੰ ਗੁਰ ਪ੍ਰਸਾਦਿ । 
ਪਹਿਲਾ ਅਧਿੱਯਾਇ 


੧) ਸ੍ਰੀ ਸਤਿਗੁਰ ਗੁਰੂ ਨਾਨਕ ਸਾਹਿਬ 

ਸ੍ਰੀ ਗੁਰੂ ਕਲਗੀ ਧਰ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਦੇ ਸਰਬੱਤ ਸਿਖ ਸੰਗਤ ਖਾਲਸਾ ਜੀ ਮੈ 
ਪਰਗਟ ਹੈ ਜੋ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਆਸੈ ਅਨੁਸਾਰ ਦਸਮ ਪਾਤਸਾਹ ਜੀ ਨੇ ਆਦਿ ਸ੍ਰੀ ਗੁਰੂ 
ਗ੍ਰੰਥ ਸਾਹਿਬ ਜੀ ਨੂ ਪਰੰਪਰਾ ਰੀਤੀ ਅਨੁਸਾਰ ਪੰਜ ਪੈਸੇ ਨਲਿਐਰ ਤਿਲਕ ਦੇਕੇ ਗੁਤਿਆਈ ਦੇ ਸਿੰਘਾਂ ਸਨ 
ਪੁਰਬਿਰਾਜਮਾਨ ਕੀਤਾ ॥ 

੨) ਅਰ ਅਕਾਲਪੁਰਖ ਦਾ ਜਾਪ ਅਰ ਅਕਾਲ ਉਸਤਿਤ ਬਾਣੀ ਖਾਲਸਾ ਜੀਦੇ ਜਾਪ ਕਰਨ ਨੂ 
ਰਚੇ ॥ 

੩) ਅਰ ਆਪਣੇ ਆਉਣੇ ਦਾ ਕਾਰਨ [ਅਰਥਾਤ ਜਿਸਜਿਸ ਪ੍ਰਕਾਰ ਦੇਵਤਾ ਦਈਤ ਰਿਖੀ ਮੁਨੀ 
ਅਵਿਤਾਰ ਸੰਤ ਆਜ਼ਾਰਯਾਂ ਅਰ ਪੈਗੰਬਰਾਂ ਪੀਰਾਂ ਨੂ ਕਰਤਾਰ ਨੈ ਸੰਸਾਰ ਦੇ ਉਧਾਰ ਨਮਿਤ ਭੇਜਿਆ ਅਰ 
ਉਨਾਂ ਨੈ ਆਪੋ ਆਪਣੇ ਪੰਥਾਂ ਦਾ ਪ੍ਰਚਾਰ ਕਰਕੇ ਕਰਤਾਰ ਨੂ ਵਿਸਾਰ ਦਿੱਤਾ, ਤਾਂ ਅਕਾਲ ਪੁਰਖ ਦੀ ਆਗਯਾ 
ਪਾਕੇ ਸਤਿਗੁਰੂ ਆਏ, ਅਰ ਇਨਾਂ ਕੇਵਲ ਇਕ ਅਕਾਲ ਦੇ ਨਾਮ ਜਪਾਉਣ ਦਾ ਬੀੜਾ ਉਠਾਇਆ) ਅਰ 
ਸੱਚੇ ਉਪਦੇਸ ਅਰ ਆਪਣਾ ਬੰਸ ਅਰ ਧਰਮ ਦੀ ਰਖਯਾ ਅਰ ਉਪਕਾਰ ਨਮਿਤ ਜੋਜੋ ਜੁੱਧਕੀਤੇ, ਅਰ ਦੁਸਟਾਂ 
ਦੋਖੀਆਂ ਤੇ ਕਿਸਤਰਾਂ ਸਰਬ ਸਕਤਿਮਾਨ ਆਪਣੇ ਦਾਸਾਂ ਦੀ ਰਖਿਆ ਕਰਦਾ ਹੈ ਅਰ ਗੁਰਦੋਖੀ ਅਰ ਗੁਰ 
ਬੇਮੁਖਾਂ ਦਾ ਨਾਸ ਹੁੰਦਾ ਹੈ ਇਹ ਸਭਕੁਛ ਬਚ੍ਰਿਤ ਨਾਟਕ ਵਿਚ ਦੱਸਿਆ ਹੈ । 

੪) ਅਕਾਲ ਪੁਰਖ ਦੀ ਮਹਾਂ ਸਕਤਿ ਦੁਰਗਾ ਮਹਾਂ ਲੱਖਮੀ ਮਹਾਂ ਕਾਲੀ ਦੇ ਚਰਿਤ੍ਰ (ਅਦਭੁਤ ਕਥਾ 
ਅਪਾਰ ਸਮਝ ਕਰ ਚਿਤ ਮੈ) ਉਸਤਤਿਜੈਕਰ ਸਬਦ ਬੀਰਰਸ ਦੀ ਬ੍ਰਿਧੀ ਵਾਸਤੇ ਰੁਦ੍ਰ ਰਸ ਸਮੇਤ ਤਿੰਨਾਂ 
ਗ੍ਰੰਥਾਂ ਮੈ ਬਰਨਨ ਕੀਤੇ ॥ 


(੩ 

੫) ਧਰਮਾਤਮਾ ਰਾਜਿਆਂ ਦੇ ਇਤਿਹਾਸ, ਜਿਸ ਕਰਕੇ ਈਸਵਰ ਦੀ ਮਹਿਮਾ ਅਰ ਦਾਨ ਧਰਮ ਮੈ 
ਸਰਧਾ ਵਧੇ, ਸੋ ਭਾਰਥ ਦਾ ਭਾਵ ਗਯਾਨ ਪ੍ਰਬੋਧ ਗ੍ਰੰਥ ਰਚਿਆ ॥ 

£) ਸਿੱਖਾਂ ਨੂੰ ਅਵਤਾਰਾਂ ਦੀ ਲੀਲਾ ਅਰ ਪੌਰਾਣਕ ਕਥਾਦੇ ਸੁਣਨ ਦੀ ਇੱਛਾਤੇ ਅੰਨਮਤੀਆਂ ਦੇ 
ਅਧੀਨ ਹੋਣਾ ਪੈਦਾ ਸੀ , ਅਰ ਇਹ ਕਥਾ ਸਿੱਖ ਇਸ ਲਈ ਸ਼ੁਣਦੇ ਸੇ. ਜੋ ਆਦ ਗੁਰੂ ਗ੍ਰੰਥ ਸਾਹਿਬ ਜੀ ਦੀ 
ਬਾਣੀ ਦੇ ਭਾਵ ਸਮਝਣ ਨੂੰ ਇਨਾ ਦਾ ਪੜਨਾ ਅਤਿ ਅਵਸਯ ਹੈ. ਯਥਾ (ਜਨਮੇਜੇ ਗੁਰ ਸਬਦਨ ਜਾਨਿਆ) 
(ਲੰਕਾ ਸਾ ਕੋਟ ਸਮੁੰਦ ਸੀ ਖਾਈ । ਤਿਹ ਰਾਵ਼ਨ ਘਰ ਖਬਰ ਨ ਪਾਈ) (ਗੋਤਮ ਤਪਾ ਅਹਿਲਿਆ ਇਸਤ੍ਰੀ 
ਤਿਸ ਦੇਖ ਇੰਦ੍ਰ ਲੋਭਾਇਆ ॥ ਸਹਸਸਰੀਰ ਚਿਹਨ ਭਗ ਹੋਏ ਤਾ ਮਨ ਪਛੋ ਤਾਇਆ) ਪੁਨ: ਧੰਨ ਧੰਨਿਓਰ 
ਰਾਮ ਬੇਨ ਬਾਜੈ ਮਧਰ ਮਧਰ ਧੁਨ ਅਨਹਤ ਗਾਜੈ।। ੧ ਰਹਾਉ ॥ ਧੰਨ ਧੰਨ ਮੇਘਾ ਰੋਮਾਵਲੀ । ਧੰਨ ਧੰਨ 
ਕ੍ਰਿਸਨ ਓਢੈ ਕਾਂਬਲੀ ॥ ੧॥ ਧੰਨ ਧੰਨ ਤੂੰ ਮਾਤਾ ਦੇਵਕੀ ॥ ਜਿਹ ਗ੍ਰਿਹ ਰਮਈਆ ਕਵਲਾ ਪਤੀ ॥ ੨॥ 
ਧੰਨ ਧੰਨ ਬਨ ਖੰਡ ਬਿੰਦ੍ਰਾ ਬਨਾ ਜਿਹ ਖੇਲੈ ਸ੍ਰੀ ਨਾਰਾਇਨਾ ॥ ੨॥ ਬੇਨ ਬਜਾਵੈ ਗੋਧਨ ਚਰੈ । ਨਾਮੇਕਾ 


94 $1%॥ $708ਲ5 (&0#0£॥੭” -- 1480੩) = £#੩੦॥ 2001 


ਸੁਆਮੀ ਆਨੰਦ ਕਰੈ । ੪ ॥ ੧ ॥ ਪੁਨ: ਜੁਜ ਮਹਿ ਜੋਰ ਛਲੀ ਚੰਚ੍ਰਾਵਲਕ ਨ ਕ੍ਰਿਸਨ ਜਾਦਮ ਭਇਆ ॥ 
ਪਾਰਜਾਤ ਗੋਪੀ ਲੈ ਆਇਆ ਬਿੰਦਰਾ ਬਨ ਮਹਿ ਰੰਗ ਕੀਆ ) ਪੁਨ : (ਹਰਨਾਖਸ ਦੁਸਟ ਹਰਿ ਮਾਰਿਆ 
ਪ੍ਰਹਿਲਾਦ ਤਰਾਇਆ) ਪੁਨ: (ਕੁਵਲੀਆਂ ਪੀੜ ਆਪ ਮਰਾਇਦਾਂ ਪਿਆਰਾ ਚੰਡੂਰ ਕੰਸ ਕੇਸ ਮਰਾਹਾ) 
ਪੂਨਾ (ਜਾਕਉ ਸਿਮਰਿ ਅਜਾ ਮਲ ਉਧਰਿਓ ਗਨ ਕਾਹੂ ਗਤ ਪਾਈ) ਪੁਨਾਂ (ਪਾਂਚ ਬਰਖ ਕੋ ਅਨਾਥ ਧੂ. 
ਬਾਰਿਕ ਹਰਿ ਸਿਮਰਤ ਅਮਰ ਅਟਾਰੇ) ਪੁਨਾ (ਨਉ ਨਿਧ ਠਾਕਰ ਦਈ ਸੁਦਾਮੇ) ਪੁਨਾ (ਗਾਵਹਿਕਪਲਾ 
ਦਿ ਆਦਿ ਜੋਗੈਸਰ) ਪੁਨਾ (ਦਸ ਅਵਤਾਰੀ ਰਾਮ ਰਾਜਾ ਆਇਆ) ਇਤਯਾਦਿ ਕਿੱਥੋ ਤਕ ਲਿਖੀਏ । 
ਕਿੰਉ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਦੇ ਗਯਾਨੀ ਵਕਤਾ ਨੂੰ ੪ ਵੇਦ ੬ ਸਾਸਤ੍ਰ ੨੭ ਸਿੰਮਰਤੀਆਂ ੧੮ 
ਪੁਰਾਣ ਵਯਾਕਰਣਾ ਕੋਸ਼ ਕਾਵਯ ਅਹ ਮਹਾ-ਭਾਰਥ ਆਦਿ ਇਤਿਹਾਸ ਅਰ ਤੌਰੇਤ ਜਬੁਰ ਸ਼ਰੀਅਤ 
ਇੰਜੀਲ ਕੁਰਾਨ ਹਦੀਸ ਅਰ ਜੈਨ ਧਰਮ ਆਦਿ ਸਭ ਵਿੱਦਿਆ ਕੰਠਾਗਰ ਹੋਣੀਆਂ ਲੋੜੀਦੀਆਂ 
ਹਨ, ਅਰ ਇਨਾਦੇਵਾਸਤੇ ਅਨਯਮਤੀਆਂ ਦੇ ਫੰਧੇ ਵਿਚਾ 
(੩) 

ਸਿੱਖ ਜਾ ਫਸਦੇ ਸੇ ॥ ਅਰ ਜਿਸਭਾਵ ਦੇ ਸਮਝਾਉਣ ਵਾਸਤੇ ਗੁਰੂ ਸਾਹਿਬ ਇਹ ਦ੍ਰਿਸ਼ਟਾਂਤ ਪ੍ਰਮਾਨ 
ਦਿਖਾਏ, ਓਹ ਦੁਹ ਪ੍ਰਾਪਯ ਹੀ ਰਹਿ ਜਾਂਦਾ ਸੀ । ਇਸਕਾਰਨ ਚੌਬੀਸ ਅਵਤਾਰ ਵਿਸ਼ਨੂੰ ਭਗਵਾਨ ਦੇ 
ਉਚਰੇ ॥ 

੭) ਬ੍ਰਹਮਾ ਜੀ ਦੇ ਸੌਂਤ ਅਵਤਾਰ ਲਿਖੇ ॥ 

੮) ਭੁਢ੍ਰ ਮਹਾਦੇਵ ਦੇ ਦੋ ਅਵਤਾਰ ਜਿਸ ਵਿਚ ਪਾਰਸਨਾਥ ਅਰ ਦੱਤ ਮਹਾਤਮ ਦਤਾਤ੍ਰੇਯ ਜੀ ਦੇ 
ਚੌਬੀਸ ਗੁਰੂ ਥਰਨਨ ਕੀਤੇ ॥ 

੮ ਆਪਣਾ ਆਸ੍ਹਯ ਅਰ ਉਪਦੇਸ਼ ਸਬਦ ਅਰ ੩੩ ਸਵੈਯੇਲਿਖਕੇ ਪ੍ਰਰਟ ਕੀਤੇ ॥ 

੧੦) ਸਸਤ੍ਰ ਨਾਮ ਮਾਲਾ ਮੇ ਸਸਤ੍ਰਾਂ ਦੇ ਲਾਮ ਅਰ ਚਿਤ੍ਰ ਅਲੰਕਾਰ ਕਾਵਯ ਦੀ ਰਚਨਾ ਅਜਿਹੀ 
ਦਿਸ ਭੂਟਾਂ ਦੀ ਰੀਤੀ ਅਨੁਸਾਰ ਲਿਖੀ ਹੈ, ਜਿਸਦੇ ਪਾਠ ਅਰ ਅਰਥ ਸਮਝਨੇ ਮੈਂ ਬੁੱਧੀ ਦੀ ਤੀਖਯਣਤਾ 
ਅਰ ਚਤੁਰਾਈ ਵਧੇ ॥ ਹੇ 

੧੧) ਚਰਿਤ੍ਰ ਪਖਯਾਨ ਵਿਖੈ ਦੇਵੀ ਦੇ ਚਰਿਤ੍ਰ ਤੇ ਵੱਖਰੇ ੪੦੪ ਚਰਿਤਰਾ ਲਿਖੇ ਹਨ ॥ ਜੋ ਰਾਜ 
ਨੀਤੀ ਅਰ ਬਿਵਹਾਰਕ ਸ਼ਿੱਦਿਆ ਦਾ ਭੰਡਾਰਹਨ , ਜਿਸ ਕਰਕੇ ਅਜੀ ਸੰਸਾਰ ਵਿਚ ਆਪਣੀ ਅਵਸਥਾ ਸੁਖ 
ਪੂਰਬਕ ਬਿਤੀਤ ਕਰਿ ਸਕਦੇ ਹਾਂ, ਅਰ ਇਨਾਂ ਹੀ ਚਰਿਤ੍ਰਾਂ ਵਿਚ ਅਜੇਹੀਆਂ ਸਿਖਯਾ ਹਨ, ਕਿ ਜਿਨਾ ਨਾਲ 
ਅਸੀ ਸਤਿਧਰਮ ਵਿਚ ਦ੍ਰਿੜ ਰਹਿਣਾ ਅਰ ਇਕ ਅਕਾਲ ਪੁਰਖ ਦੀ ਉਪਾਸਨਾ, ਅਰ ਕਾਮ ਕ੍ਰੋਧਾਦਕਾਂ 
ਤੋਂਅਰ ਜੂਆ ਆਦ ਵਯਸਨਾ ਤੇ ਬਚਣਾ ਅਰ ਗ੍ਰਹਸਥ ਧਰਮ ਵਿਚ ਨਿਪੁਣਤਾ, ਅਰ ਆਪਣੇ ਤਨ ਧਨ ਧਰਮ 
ਦੀ ਰਖਯਾ ਆਦਿ ਸਿੱਖ ਸਕਦੇ ਹਾਂ ॥ 

੧੨) ਜਫਰਨਾਮਾ ਅਰਥਾਤ ੧੨ ਹਿਕਾਇਤਾਂ ਵਾਲਾ ਖਤ, ਜੋ ਔਰੰਗ ਜੇਬ ਪਾਦਸਾਹ ਦਿਹਲੀ ਨੂੰ 
ਭੇਜਿਆ ਸੀ ਸੋ ਅੰਤ ਵਿਚ ਲਿਖਿਆ ਹੈ ਇਸਥੋਂ ਗੁਰੂ ਸਾਹਿਬ ਨੈ ਔਰੰਗਜੇਬ ਪਾਤਸਾਹ ਨੂ ਉਸੇਦੀ ਫਾਰਸੀ 
ਭਾਸ਼ਾ ਵਿਚ ਧਰਮੋਪਦੇਸ਼ ਅਰ ਕਈ ਪਾਤਸਾਹ ਜੋ ਉਸੇ ਦੇ ਮਤ ਵਿਚਮਾਨਨੀਯ ਹੋ ਚੁਕੇ ਸੈ ਤਿਨਾਂ ਦੇ 
ਦ੍ਰਿਸਟਾਂਤ ਦੇਕੇ ਅਰੰਕਾਰ ਦਾ ਤਯਾਗ ਅਰਵੈਰਾਗ ਭਗਤੀ ਆਦ ਗੁਣਾ ਦਾ ਗ੍ਰਹਨ ਸਮਝਾਯਾ, ਅਰ 
ਬੀਰਤਾ ਅਰ ਬੁੱਧੀ ਆਦਿ ਗੁਣ ਪ੍ਰਤੀਤ ਹੁੰਦੇ ਹਨ ॥ 

੧੩) ਅਸਫੋਟਕ ਸਵੈਯੇ ਅਰ ਤਿੰਨ ਸਵੈਯੇ ਦੋਹਰੇ ਸਣੇ ਲਿਖਕੇ ਅਰਜ 


ਪੇਟ : ਸੋਧਕ ਕਮੈਫੀ 9 


6 
ਨੂੰ ਹਨੂਮਾਨ ਆਦਕਾਂ ਦੀ ਸਸਤ੍ਰ ਬਿਦਿਆ ਅਰ ਕ੍ਰਿਤਗਯਤਾ ਯਥਾਰਾਧਾਜੀ ਦੇ ਪ੍ਰੇਮ ਪਰ ਸ੍ਰੀ ਕਿਸਨ ਜੀਕੀ 
ਪਰੀਤੀ ਅਰ ਭਾਵ ਗਰਾਹਕਤਾ ਅਰ ਭਗਤਾਂ ਦਾ ਪਰੇਮ ਕੀਤਾ ਹੈ, ਅਰ ਰੂਪ ਗੁਨ ਜੋਬਨ ਬਲ ਬਿੱਦਿਆ 
ਬਰਨਨ ਅਸੀ ਸ੍ਰੀ ਗੁਰੂ ਕ੍ਰਿਪਾ ਕਟਾਖਯ ਗ੍ਰੰਥ ਵਿਚ ਕਰ ਚੁਕੇਹਾਂ । 

੧੪) ਇਨਾਂ ਬਾਣੀਆ ਦੇ ਸਮੁਦਾਯ ਦਾ ਨਾਮ ਦਸਮ ਗੁਰੂ ਕ੍ਰਿਤ ਗ੍ਰੰਥ ਜਾਂ ਦਸਮ ਪਾਤਸਾਹੀ ਗਰੰਥ 
ਸਾਹਿਬ ਜੀ ਪ੍ਰਸਿੱਧ ਹੈ। ਇਹ ਸਭ ਬਾਣੀ ਸ੍ਰੰਮੂਖ ਵਾਕ ਹੈ ਜਿਸਤੇ ਸਤਿਗੁਰੂ ਦੀ ਸਸਤ੍ਰ ਸਾਸਤ੍ਰ ਕੋਸ ਕਾਵਯ 
ਕਵਿਤਾ ਸਾਹਿਤ ਸੰਗੀਤ ਆਦਿ ਬਿਦਯਾ ਪੰਡਤਾਈ ਇਲਮੀਯਤ ਜਿਸਦਾ ਨਾਮ ਸਰਬੱਗਯਤਾ ਸ਼ਕਤ 
ਕਹਿੰਦੇ ਹਨ, ਪ੍ਰਗਟ ਦਿਖਾਈ ਦਿੰਦੀ ਹੈ । 


ਦੂਜਾ ਅਧਯਾਇ ਬੀੜ ਦੀ ਰਚਨਾ 

੧) ਸ੍ਰੀ ਜਾਪੁਜੀ ਅਰ ਅਕਾਲ ਉਸਤਤਿ ਦਾ ਉਚਾਰ ਅਕਾਲਪੁਰਖ ਦੀ ਪ੍ਰਸੰਨਤਾ ਅਰ ਸਿੱਖਾਂ ਦੇ ਉਧਾਰ 
ਭਗਤਿ ਗਯਾਨ ਦੇ ਪ੍ਰਚਾਰ ਹਿਤ ਅਨੰਦ ਪੁਰ ਜੀ ਮੈ ਕੀਤਾ ॥ 

੨) ਬਚਿਤ੍ਰ ਨਾਟਕ ਚੰਡੀ ਚਰਿਤ੍ਰ ਵੱਡਾ ਛੋਟਾ ਵਾਚ ਗਯਾਨ ਪ੍ਰਬੋਧ ਆਦ ਸਭ ਬਾਣੀਆ ਦਾ ਉਚਾਰ 
ਅਨੰਦਪੁਰ ਮੈ ਹੋਯਾ 

੩) ਰਾਮਾਵਤਾਰ ਸੰਮਤ ੧੭੫੫ ਹਾੜਵਦੀ ਏਕਮ ਨੂੰ ਸਤਦ੍ਰਵ (ਸਤਲੁਜ) ਨਦੀ ਦੇ ਕੰਢੇ ਪੁਰ ਕੀਤਾ 
ਪਰ ਕ੍ਰਿਸਨਾਵਤਾਰ ਇਸ ਤੇ ੧੦ ਬਰਸ ਪਹਿਲੇ ਅਰਥਾਤ ਸੰਮਤ ੧੭੪੫ ਮੈ ਜਮਨਾ ਜੀ ਦੇ ਕੰਢੇ ਅਨੰਦਪੁਰ 
ਸਤਦ੍ਰਫ ਦੇ ਕੰਢੇ ਇਤਯਾਦਿ ਸਥਾਨਾਂਮੈ ਹੋਯਾ ॥ 

੪) ਬਿਰਹ ਨਾਟਕ. ਰਾਧਕਾ ਜੀ ਦੀ ਮਾਨ ਲੀਲਾ ਅਰ ਜਰਾਸਿੰਧ ਦੇ ਜੋਧੇ ਖੜਗ ਸਿੰਘ ਸਕਤ ਸਿੰਘ 
ਆਵਕਾਂ ਦੇ ਜੁਧੋਂ ਪ੍ਰਬੰਧ ਕੇਵਲ ਕਲਗੀ ਧਰ ਜੀ ਦੀ ਰਚਨਾ ਹੈ ਹੋਰ ਸਭ ਦਸਮ ਸਕੰਧ ਦਾ ਉਲਥਾ ਹੈ ਇਸ 
ਵਿਚ ਵੀ ਕਈ ਇਕ ਸਥਾਨਾ ਮੈ ਗੁਰੂ ਜੀ ਨੈ ਆਪਣੀ ਸੰਮਤੀ ਮਿਲਾਈ ਹੈ । 

੫) ਚਰਿਤ੍ਰ ਪਖਯਾਨ ਮੈ ਮਹਾਕਾਲ ਨੈ ਸ੍ਹਾਸ ਬੀਰਜ ਰਾਕਸਨੂੰ ਮਾਰਨਾ ਅਰ ਇਸ ਕਵਿਤਾ ਦੇ ਅੰਤ 
ਮੈ ਕਵਿਯੋ ਵਾਚ ਬੇਨਤੀ ਚੋਪਈ, ਜੋ ਸਰਥ ਕਾਮਨਾ ਪ੍ਰਦਾਇਕ, ਅਰ ਸੰਕਟ ਮੈ ਸਹਾਇਕ, ਪਾਠਕ 
ਗਣਾ ਲੂੰ ਸੁਖਦਾਇਕ 

੫ 
ਦੁਸਟ ਗਣ ਘਾਇਕ ਅਰ ਬੇਨਤੀ ਦੇ ਲਾਇਕ ਬਾਣੀ ਹੈ. ਸਤਦ੍ਰਫ ਦੇ ਕੰਢੇ ਜਿੱਥੇ ਹੁਣ ਬਾਭੌਰ ਨਾਮੇ 
ਗੁਰਦਵਾਰਾ ਹੈ ਜਿਸਦਾ ਨਾਮ ਬਰਹਮਾ ਜੀ ਦੇ ਤਪ ਕਰਨੇ ਦੇ ਸਥਾਨ ਤੇ ਬ੍ਰਹਮਾਵਤੀ ਅਜ ਪੰਜਾਂ ਪਾਂਡਵਾਂ ਦੇ 
ਪ੍ਰਗਟ ਹੋਣੇ ਦੇ ਸਥਾਨ ਤੇ ਪੰਜ ਗਾਟੜਾ ਪ੍ਰਸਿੱਧ ਹੈ ਗੁਰੂ ਸਾਹਿਬਨੈ ਉਚਰੀ । 

੬) ਜਫਰਨਾਮਾ (ਜੰਗਨਾਮਾ) ਬਾਰਾਂ ਹਿਕਾਯਤਾਂ ਦਾ ਦੀਨੇ ਕੇ ਨਾਮੇ ਗ੍ਰਾਮ ਮੈ ਉਚਾਰ ਹੋਯਾ : ਜਫਰ 
ਨਮੇ ਤੇ ਸਿਵਾ ਹੋਰ ਬਹੁਤ ਬਾਣੀ ਗੁਰੂ ਸਾਹਿਬ ਨੇ ਬਾਈ ਬਰਸ ਦੀ ਉਮਰ ਦੇ ਅੰਦਰ ਯਥਾ (ਸਤ੍ਰਹ ਸੈ 
ਪੰਤਾਲੀ ਮੈ) ਅਰ ਕੁਛ ਥੇਤੀ ਬਰਸਾਂਦੇ ਅੰਦਰ ਹੀ ਰਚੀ (ਸੰਮਤ ਸਂਤਰਹ ਸਹਸ ਪਚਾਵਨ) ਇਮੈ ਅਵਸਥਾ 
ਦੇ ਅੰਦਰ ਭੰਗਾਣੀ ਆਦ ਥਾਵਾਂ ਦੇ ਬੜੇ ਭਾਰੇ ਭਾਰੇ ਸੰਗਰਾਮ ਕੀਤੇ ਅਰ ਤੇਤੀ ਚੌਤੀਵੇਂ ਬਰਸ ਵਿਚ ਦੁਰਗਾ 
ਅਰਥਾਤ ਮਹਾਂ ਮਾਯਾ ਮਹਾਂ ਸ਼ਕਤੀ ਪ੍ਰਗਟ ਕੀਤੀ, ਅਰ ਖਾਲਸਾ ਪੰਥ ਸਾਜਿਆ ॥ 


96 $1%ਜ $90002$ 00/;੩0੩0-੪ -- 34੧40#੩੪ - ੩0 2001 


2) ਪੁਨ: ਬਾਈ ਧਾਰ ਪਹਾੜੀ ਰਾਜਿਆਂ, ਅਹਆਲਮਗੀਰ ਔਰੰਗਜੇਬ ਮਾਤਸਾਹ ਨਾਲ ਅਨੰਦਪੁਰ 
ਵਿਖੇ ਭਾਰੀ ਜੁੱਧ ਹੋਯਾ ਤਿੰਨ ਵਰਹੇ ਅਨੰਦਪੁਰ ਨੂੰ ਘੇਰਾ ਪਿਆ ਚਿਹਾ 

੮) ਉਪਰੰਦ ਚਮਕੋਰ ਦਾ ਜੁੱਧ ਕਰਕੇ ਮਾਛੀਵਾੜੇ ਥੋ ਹੋਕੇ ਮਾਲਵੇ ਦੇਸ ਦੀ ਧਰਤੀ ਅਰ ਇਸ ਦੇ 
ਨਿਵਾਸੀਆਂ ਨੂੰ ਵਰ ਦਿੰਦੇ ਹੋਏ ਮਾਲਵੇਂਦ੍ਰਬਹਾਦਰ ਅਰ ਬੈਰਾੜ ਬੰਸ ਸਿਰਮੋਰ ਆਦਿ ਪਦਵੀਆਂ ਬਖਸਦੇ 
ਹੋਏ ਸਤਿਗੁਰੂ ਦੱਖਣ ਦੇਸ ਨਦੇੜ (ਨਿੰਦਰ) ਸਹਿਰ ਜਿਸਦਾ ਨਾਮ ਸਾਸਤਰਾਂ ਮੈ ਲਿਖਦੇ ਹਨ ਬੰਦਹ 
ਬੈਰਾਗੀ ਨੂੰ ਸਿੱਖੀਦਾਨ ਬਖਸ ਕੇ ਇਥੇ ਲਗ ਭਗ ਚਾਰ ਬਰਸ ਰਹਿਕੇ ਫੇਰ ਸੈਂਚ ਖੰਡ ਮੈ ਬਿਰਾਜੇ ਇਸ ਥਾਂ 
ਦਾ ਨਾਮ ਹੁਣ ਹਜੂਰ ਸਾਹਿਬ ਵ ਅਬਚਲ ਨਗਰ ਗੁਰਦੁਵਾਰਾ ਹੈ 1 

੯) ਦੇਵੀ ਜੀ ਦਾ ਛੱਕਾ (ਨਮੋ ਉਗ੍ਰਦੰਡੀ ਅਨੰਤੀ ਸਿਵੈਯਾ) ਜਿਸਦੇ ਵਿਚ ਪ੍ਰਾਚੀਨ ਸਮੈ ਤੇ ਸਿੰਘ 
ਖਾਲਸਾ ਜੀ ਦਾ ਸੰਦੇਹ ਹੈ ਕਿ ਏਹ ਸ੍ਰੀ ਮੁਖਵਾਕ ਨਹੀਂ, ਕਿੰਉਂ ਕਿ ਭਾਵੇ ਇਹ ਪਰਚਲਤ ਹੋ ਗਿਆ ਹੈ, 
ਤਥਾਪਿ ਜੈਸੀ ਦੀਨਤਾ ਇਸ ਵਿਖ਼ੇ ਕੀਤੀ ਹੈ , ਹੋਰ ਕਿਸੇ ਬਾਨੀ ਵਿਚ ਨਹੀਂ ਹੈ ਯਥਾ ਮਹਾਂ ਮੂੜ ਹਉ ਦਾਸ 
ਦਾਸਨ ਤਿਹਾਰੇ ਸੁਨਹੁ ਤੁਮ ਭਵਾਨੀ ਹਮਨਕੀਪੁਕਾਰੇ ॥ ਕਰਹੁ ਦਾਸਪਰ ਮਿਹਰ ਅਪਰੰ ਅਪਾਰੇ) ਆਦਿ 

(੬ 

੧੦) ਸੁਖਮਨਾਅਰ ਮਾਲਕੋ ਸਦੀ ਵਾਰ ਇਹ ਕੇਵਲ ਇਕ ਬਾਬਾ ਅਟਲ ਸਾਹਿਬ ਜੀ ਦੇ ਗਰੰਥ ਸਾਹਿਬ 
ਜੀ ਮੇ ਹੀ ਲਿਖਿਆ ਹੈ ਹੋਰ ਇਨਾਂ ਬੱਤੀਆਂ ਰ੍ਰ ਸਾਹਿਬਾਂ ਵਿਚ ਅਰ ਸਹਿਰ ਅੰਮ੍ਰਿਤਸਰ ਜੀ ਦੇ ਕਿਸੇ ਗ੍ਰੰਥ ਸਾਹਿਬ 
ਸੈ ਨਹੀ ਲਿਖਿਆ ਹੋਯਾ ॥ 

੧੧) ਅਰਜੋ ਅਨਜਾਣ ਲੋਕ ਕਹਿੰਦੇ ਹਨ ਕਿ ਗੁਰੂ ਸਾਹਿਬ ਦੇ ਪਾਸ ੪੨ ਕਵੀ ਰਹਿੰਦੇ ਸੇ, ਉਨਾਂ 
ਦੀਆਂ ਰਚੀਆਂ ਹੋਇਯਾਂ ਬਾਣੀਆਂ ਹਨ ਅਰ ਇਸ ਦੀ ਬੀੜ ਬੀ ਸਾਹਿਬਾਂ ਦੇ ਸੱਚਖੰਡ ਜਾਣਦੇ ਪਿੱਛੋ ਖਾਲਸਾ 
ਜੀ ਨੈ ਰਚੀ ਹੈ ਇਸੇ ਵਾਸਤੇ ਕਈ ਭੇਦ ਹਨ, ਇਸਦਾ ਉਤਰ ਇਸ ਲੇਖਕ ਨੈ ਆਪਣੇ ਪਿਤਾ ਪਿਤਾਮਾਆਦਿ 
ਬੜਿਆਂ ਤੇ ਕਿ ਜੋ ਪੰਜ ਪੀੜੀਆਂ ਤੇ ਪਰਸਿੱਧ ਗਯਾਨੀ ਹੁੰਦੇ ਚਲੇ ਆਏ ਹਨ ਇਹ ਸੁਣਿਆ ਹੈ ਕਿ ਜੇਹੜੀ 
ਬਾਣੀ ਕਵੀਆ ਨੈ ਰਚੀਂ ਉਨਾਂ ਵਖੋ ਵਖਰੇ ਨਾਮ ਲਿਖੇ ਹਨ ਚਣਾਕੇ ਕੇ ਅੰਤਿ ਮੈ ਸੈਨਾਪਤੀ ਕਵੀ ਕਾ ਨਾਮ 
ਹੈ ਐਸੇ ਹੀ ਹਿਤ ਉਪਦੇਸ ਭਾਸਾ ਅਰ ਅਠਾਰਾਂ ਪਰਬਮਹਾਂਭਾਰਥ ਅਰ ਗੋਬਿੰਦ ਗੀਤਾ ਆਦਿ ਰੱਥਾਂ ਮੈ 
ਕਵੀਆਂ ਨੇ ਆਪੋ ਆਪਣੇ ਨਾਮ ਲਿਖੇ ਹਨ, ਅਰ ਸੂਰਜ ਪ੍ਰਕਾਸਾਦ ਗ੍ਰੰਥ ਮੈਂ ਪ੍ਰਸਿੱਧ ਹੈ ਕਿ ਤੋਲ ਵਿਚ ਨੌ ਮਣ 
ਗ੍ਰੰਥ ਸੇ, ਜੋ ਅਨੰਦਪੁਰੋ ਨਿਕਲਦੀ ਵੇਰ ਸਾਹਿਬਾਂ ਨੇ ਸਤਦ੍ਰਵ ਨਦੀ ਦੀ ਭੇਟ ਕੀਤੇ ਅਰ ਕਈ ਗ੍ਰੰਥ ਪਹਾੜੀ 
ਰਾਜਿਆਂ ਨੇ ਲਏ, ਜਿਹਾਕ ਇਕ ਗ੍ਰੰਥ ਹੁਣ ਤਕ ਸਿਰਮੌਰ ਦੇ ਰਾਜਾ ਪਾਸ ਮੰਡੀ ਦੇ ਰਾਜਾ ਪਾਸ ਬੀ ਸੁਣਿਆ 
ਜਾਂਦਾ ਹੈ ਏਹ ਸਭ ਕਵੀਆਂ ਦੀ ਕਵਿਤਾ ਦੇ ਸਨ ॥ 

੧੨) ਪਰੰਤੂ ਇਹ ਗ੍ਰੰਥ ਖਾਸ ਸ੍ਰੀ ਮੁਖਵਾਕ ਹੈ (6) ਜਿਸਦੇ ਆਦਿ ਯਾ ਅੰਤ ਮੈ ਨਾ ਇਹ ਲਿਖਯਾ 
ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਸਭਾ ਮੈ ਬਣਾਯਾ ਹੈ ਅਰੁ ਨ ਇਹ ਕਿ ਫਲਾਣੇ ਕਵੀ ਨੈ ਬਣਾਯਾ 
ਹੈ। ੍ 

੧੩) (ਅ) ਨਿਰਾ ਕ੍ਰਿਸਨਾਵਤਾਰ ਦੇ ਵਿਚ ਸਾਮ ਕਵੀ ਅਰ ਕਿਸੇ ਕਿਸੇ ਕਵਿੱਤ ਵਿਚ ਰਾਮ ਕਵੀ ਯਥਾ 
੧੧੧੬,੧੧੧੯੧੧੪੭, ੧੧੫੯੧੧੭੭,੧੧੮੦, ਅਰ ੧੨੨੨. ੧੨੩੪, ੧੨੯੯ ੧੩੦੦, ੧੪੧੨, 
੧੮੧੬ ੧੪੩੦, ੧੪੪੯. ਅਰ ੧੪੫੫ ੧੪੮੧, ੧੫੩੦, ੧੫੬੦, ੧੪੬੨, ੧੫੮੩, ੧੭੦੭ 
੧੭੫੧, ੧੭੭੩, ੧੮੫੩, ੧੮੭੨ ਆਦ ੨੫ ਕਵਿਤਾ ਮੈ ਕ੍ਰਿਸਨਾਵਤਾਰ ਵਿਖੇ ਅਰੁ ਚਰਿਤ੍ਰ ਪਖਯਾਨ ਦੇ 
ਕਿਸੇ ਕਿਸੇ ਚਰਿਤ੍ਰ ਵਿਚ ਰਾਮ ਕਵੀ ਲਗ ਭਗ ਦਸਾਂ ਪੰਦ੍ਰਾਂ ਛੰਦਾਂ ਮੈ ਹੋਵੇਗਾ, ਸੋ ਕਲਗੀਧਰ 


ਗੁਰੂ ਜੀ ਦਾ ਜਨਮ ਸਤਭਿਖਾ ਨਿਛਤ੍ਰਦੇ 

੭ 
ਦੂਜੇ ਚਰਨ ਵਿਚ ਹੋਯਾ, ਇਸ ਕਰਕੇ ਗੁਰੂ ਜੀ ਦਾ ਜਨਮ ਨਾਮ ਸ਼ਾਮ ਸੀ, ਅਰ ਹਨੂਮਾਨ ਨਾਟਕ ਅਜਿਹਾ 
ਪ੍ਰਿਯ ਸੀ ਜੋ ਗੁਰੂ ਜੀ ਗਾਯ੍ਰੇ ਵਿਚ ਰੱਖਦੇ ਸੇ, ਅਰ (ਜੋ ਕੁਛ ਲੇਖ ਲਿਖਯੋ ਬਿਧਨਾ)ਅਰ ਦੇਵਕੀਤਨੈ - ਯਾ 
ਕਹੋ) ਐਸੇ ਕਵਿਤ ਗੁਰੂ ਸਾਹਿਬ ਨੇ ਨਾਟਕ ਦੀ ਚਾਲ ਪਰ ਹੀ ਰਚੇ ਹੋਏ ਹਨ, ਸੋ ਇਸੇ ਚਾਲ ਤੇ ਹੀ ਥੋੜੇ 
ਸੇ ਛੰਦਾ ਮੇਂ ਰਾਮ ਕਵੀ ਲਿਖਿਆ ਹੈ, ਅਰ ਮ੍ਰਾਚੀਨ ਸਵਾਰੇ ਸਾਹਿਬਾ ਮੈ ਸ੍ਰਾਮ ਹੀ ਹੈ, ਰਾਮ ਹੈ ਹੀ ਨਹੀਂ ॥ 

੧੪) ਇਏ ਗੁਰੂ ਸਾਹਿਬ ਦੇ ੫੨ ਕਵੀ ਹੰਸਰਾਮ, ਸੈਨਾਪਤ ਕਾਸੀਰਾਮ ਆਦਿਕਾਂ ਦੇ ਨਾਮ ਗੁਰਬਿਲਾਸ 
ਅਦਿ ਗ੍ਰੰਥਾਂ ਮੇ ਲਿਖੇ ਹਨ ਇਨਾਂ ਵਿਚ ਰਾਮ ਸਾਮ ਨਾਮ ਦੇ ਕਵੀ ਕੋਈ ਨਹੀਂ ਹਨ । 

੧੫) (ਸ) ਜਪ ਸ੍ਰੀ ਮੁਖਵਾਕ ਕਲਰਮੈਧਰ ਜੀ ਨੇ ਅਪਨੇ ਹਸਤ ਕਮਲ ਤੇ ਲਿਖਕੇ ਅੱਗੇ ਲਿਖਣੇ ਦੀ 
ਆਗਯਾ ਦਿੱਤੀ ਤਾਂ ਇਥੇ ਲਿਖਿਆ ਹੈ ਕਿ (ਆਗੇ ਲਿਖਾਰੀ ਕੇ ਦਸਤਖਤ) ਸੋ ਜੇ ਐਂਗੇ ਕਵੀਆਂ ਦੀ 
ਕਵਿਤਾ ਹੁੰਦੀ ਤਾਂ ਲਿਖ ਦਿੰਦੇ ਜੋ ਅੱਗੇ ਕਵੀ ਕ੍ਰਿਤਬਾਣੀ ਹੈ ॥ 

੧੬) (ਹ) ਜਾਪ ਦੇ ਅਰੰਭ ਮੈ ਸ੍ਰੀ ਮੁਖਵਾਕ, ਅਕਾਲ ਉਸਤਤਿ ਦੇ ਆਦਿ ਦੀ ਚੌਪਈ (ਪ੍ਰਣ ਵੋ 
ਆਦਿ ਏਕੰਕਾਰਾ) ਅਰ ਸਾਰੀ ਬਾਣੀ ਦੇ ਪਾਠ ਤੇ ਸ੍ਰੀਮੁਖਵਾਕ ਸਿੱਧ ਹੁੰਦੇ ਹਨ । ਬਚਿਤ੍ਰ ਨਾਟਕ ਮੈ (ਠਾਂਢ 
ਭਯੋ ਮੈ ਜੋਰਕਰ) (ਇਹੈ ਕਾਜ ਧਰਾ ਹਮ ਜਨਮ) (ਹਮ ਇਹ ਕਾਜ ਜਗਤ ਮੋ ਆਏ) ਨਜਟਾਸੀਸ ਧਾਰ ਹੋ 
ਨਮੁੰਦ੍ਰ ਕਾ ਸਵਾਰਹੋ (ਤਵਨ ਕੀਟ ਤੌਲੌਂ ਤੁਫੰਗ ਸੰਭਾਰਿਯੋ) ਕਾਲਿੰਦ੍ਰੀ ਤਟ ਕੀਏ ਬਿਲਾਸਾ। ਮੁਰਪਿਤ ਪੂਰਬ 
ਕੀ ਅਸ ਪਯਾਨ ਇਤਯਾਦਿ ਸਾਰੀ ਬਾਣੀ ਤੇ ਸ੍ਰੀ ਮੁਖਵਾਕ ਸਿੱਧ ਹੁੰਦੇ ਹਨ ॥ 

੧੭) (ਕ) ਚੰਡੀ ਚਰਿਤ੍ਰ ਮੈ ਅਬ ਚੰਡੀ ਚਰਿਤ੍ਰ ਉਕਤ ਬਿਲਾਸ, (ਇਸ ਅਬ ਜੋ ਹੋਇ) (ਦੇਹੁ ਸਿਵਾ 
ਬਰ ਮੋਹਿ ਇਹੈ) ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ੧੦) ਆਦਿਕ ਪਦੋ ਸੇਂ ਸ੍ਰੀ ਮੁਖਵਾਕ ਸਿੱਧ ਹੁੰਦੇ 
ਹਨ॥ 

੧੮) ਉਰ ਰਮਾਵਤਾਰ ਮੈ (ਪਾਇ ਗਹੇ ਜਬ ਕੇ ਤੁਮਰੇ) ਅਸ ਗੋਬਿੰਦ ਦਾਸੁ ਤੁਹਾਰ) ਕ੍ਰਿਸਨਾਵਤਾਰ ਵਿਖੇ 
ਸਤ੍ਰਹ ਸੈ ਪੰਤਾਲਮੈ. ਆਦ ਸੰਬਤੋਂ ਅਰ ਮਾਨ ਲੀਲਾ ਰਾਸ ਲੀਲਾ ਬਿਰਹਨ ਕ ਜੁੱਧ ਪ੍ਰਬੰਧ ਅਰ ਭੋਗ ਦੇ ਛੰਦਾ ਸੇ 
ਸ੍ਰੀ ਮੁਖਵਾਕ ਪ੍ਰਗਟ ਹੁੰਦਾ ਹੈ ॥ 


0 

ਐਸੇ ਹੀ ਸਸਤ੍ਰ ਨਾਮ ਮਾਲਾ ਚਰਿਤ੍ਰ ਪਖਯਾਨ ਦੇ ਕਾਮਤੇ ਬਚਣੇ ਅਰ ਤ੍ਰਿਯਾ ਚਰਿਤ੍ਰ ਤੇ ਸੁਚੇਤ 

ਰਹਿਣਾ ਅਰ (ਸੁਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ) ਦੀ ਨੀਤੀ ਧਰਮ ਦੀਆਂ ਜਿਖਯਾ ਪਾਖਾਣ 
ਪੂਜਨ ਦੇ ਨਿਖੇਧ ਜੁੱਧ ਅਰ ਬੀਰਤਾ ਦੇ ਉਦਯੋਗ ਸੇ ਸ੍ਰੀ ਮੁਖਵਾਕ ਸਿੱਧ ਹੁੰਦਾ ਹੈ ॥ 

੧੯ (ਗ) ਅਸਫੋਟਕਾਂ ਦੇ ਅੰਤ ਦੇ (ਕਾਗਜ ਦੀਪ ਸਭੈ ਕਰਕੇ ਅਰ ਸਾਤ ਲਮੁੰਦਹਿ ਕੀ ਮਸ ਕੈ 
ਹੋ। ਕਾਟ ਬਨਾਸ ਪਤੀ ਸਗਰੀ ਲਿਖਥੇ ਹੂੰ ਕੋ ਲੇਖਨ ਕਾਜ ਬਨੈ ਹੋ । ਸਾਰ ਸੁਤੀ ਬਕਤਾ ਕਰਕੇ ਜੁਗ 
ਕੋਟਗਣੇਸ ਕੇ ਰਾਬਲਿਖੈ ਹੋਂ । ਕਾਲ ਕ੍ਰਿਪਾਨ ਬਿਨਾ ਬ਼ਿਨਤੀਨ ਤਊ ਤੁਮਕੌਂ ਪ੍ਰਭ ਨੈਕ ਰਿਝੈ ਹੋ ) ਸ੍ਰੈਜੇ ਸੇ ਅਰ 
੩੩ ਸਵੈਯੇ. ਜਾਗਤ ਜੋਤਜਪੈ ਨਿਸਬਾਸਰ ਆਦਕਾਂ ਸੇ ਸ੍ਰੀ ਮੁਖਵਾਕ ਸਿੱਧ ਹੁੰਦਾ ਹੈ ॥ 

(੨੦) (ਘ) ਜੇ ਇਹ ਬਾਣੀ ਸ੍ਰੀਮੁਖਵਾਕਨਾ ਹੁੰਦੀ ਤਾਂ ੧੦ ਸਵੈਯੇ ਸ੍ਰਾਵਗ ਸਿੱਧ ਸਮੂਹ ਆਦਿ 
ਸਵੈਯੇ ਅਰ ਚੌਪਈ ਹਮਰੀ ਕਰਹੁ ਹਾਥ ਦੇ ਰੱਂਛਾ ਆਦ ਬਾਣੀ ਦਾ ਪਾਠ ਅੰਮ੍ਰਿਤ ਛਕਾਉਣ ਸਮੈ ਅਰ 
ਰਮਾਵਤਾਰ ਦਾ ਪਾਠ ਦੁਸਹਿਰੇ ਦੇ ਦਿਨ ਅਰ ਚੰਡੀ ਚਰਿਤ੍ਰਾਂ ਦੇ ਪਾਠ ਨਵਰਾਤਿਆਂ ਮੈਂ ਤਖਤਾਂ ਪਰ ਅਰ 


ਕ੍ਰਿਸਨਾਵਤਾਰ ਦੇ ਸ੍ੇਯੇ ਹੋਲੇ ਮਹਲੇ ਵਿਖੇ ਹਰਿਮੰਦਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜੀ ਦੇ ਅੰਦਰ ਕਿੰਉਂ 
ਪੜੇ ਜਾਂਦੇ, ਇਹ ਪ੍ਰਚੀਨ ਸਮੈ ਦੀਆਂ ਪ੍ਰਚੱਲਤ ਰੀਤਾਂ ਤੇ ਪ੍ਰਗਟ ਹੁੰਦਾ ਹੈ, ਕਿ ਏਹ ਸ੍ਰੀ ਮੁਖਵਾਕ ਹੈ ॥ 

੨੧) (੩) ਗੁਰਿਆਈ ਦੀ ਗੱਦੀ ਪਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਹਨ ਅਰ 
ਇਹ ਦਸਮ ਪਾਤਸਾਹੀ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਨਾਂ ਦੇ ਬਰਾਬਰ ਪਲੰਘ ਪਰ ਕਰਦੇ ਹਨ ਜਿਸਤੇ 
ਸਿੱਧ ਹੁੰਦਾ ਹੈ, ਕਿ ਏਹ ਸ੍ਰੀ ਮੁਖਵਾਕ ਹੈ ॥ 

੨੨) (ਰ) ਹਰੇਕ ਬਾਣੀ ਜੋ ਉਲਥਾ ਤਰਜਮਾ ਬੀ ਕੀਤੀ ਗਈ ਹੈ ਥਾ ਚਰਿਤ੍ਰ ਪਖਯਾਨ ਜੋ ਕਿਸੇ ਦਾ 
ਉਲਥਾ ਨਹੀ, ਸਭਨਾਂ ਮੈ ਕਾਵਯ ਰੀਤ ਅਨੁਸਾਰ ਅਸੂ ਓਕਤੀਆਂ ਹੁੰਦੀਆਂ ਹਨ, ਸੋ ਇਨਾਂ ਵਿਚ ਸਭ ਥਾਂ 
ਰਤ ਰਿਚ 

॥ 

੨੩) (ਛ) ਕਵੀ ਗੁਣੀ ਗਯਾਨੀ ਕਾਵਯਵੇਤਾ ਇਸ ਬਾਤ ਨੂੰ ਨਿਸਚੈ ਕਰਦੇ ਹਨ, ਕਿ ਇਹ ਬਾਣੀ 

ਆਪ ਹੀ ਦੱਸ ਰਹੀ ਹੈ ਕਿ ਮੈਂ ਸ੍ਰੀ ਮੁਖਵਾਕ ਹਾਂ ਭਾਵੇਂ ਹੋਰ 
[ 

ਕਈ ਗ੍ਰੰਥ ਥੋਹੜੇ ਚਿਰ ਤੋਂ ਸ੍ਰੀ ਮੁਖਵਾਕ ਪ੍ਰਗਟ ਹੋ ਰਹੇ ਹਨ. ਪਰ ਉਨਾਂਦੇ ਅਰ ਇਸਦੇ ਕਾਵਯ ਤੇ 
ਹੀ ਭੇਦ ਪ੍ਰਗਟ ਹੁੰਦਾ ਹੈ ਜੋ ਇਹ ਸ੍ਰੀ ਮੁਖਵਾਕ ਹੈ॥ 

੨੪) (ਜ) ਜ਼ਫ਼ਰਨਾਮਾ ਅਰਥਾਤ ੧੨ ਹਿਕਾਯਾਤਾਂ ਸ੍ਰੀ ਮੁਖਵਾਕ ਹੋਣੇ ਮੈ ਕਿਸੇ ਨੂੰ ਬੀ ਕੁਛ ਸੰਦੇਹ 
ਨਹੀਂ ਸਭ ਗੁਰਬਿਲਾਸ ਗ੍ਰੰਥਾਂ ਮੈ ਸ੍ਰੀਮ਼ਖਵਾਕ ਲਿਖਿਆ ਪ੍ਰਸਿੱਧ ਹੈ ॥ 

ਤੀਜਾ ਧਯਾਇ ਬੀੜਾਂ ਦੇ ਭੇਦ 

੧) ਗੁਰੂ ਕਲਗੀਧਰ ਜੀ ਨੇ ਏਹ ਸਭ ਬਾਣੀਆਂ ਰਚੀਆਂ, ਪਰੰਤੂ ਜੁੱਧ ਮੰਗਾਂ ਦੇ ਜੋਰ ਅਰ ਦੇਸ ਚਾਲ 
ਹੋਣੇ ਦੇ ਕਾਰਨ ਖਾਸ ਬੀੜ ਕਿਤੇ ਨਹੀਂ ਮਿਲ ਸਕਦੀ ਅਰ ਬਾਣੀਆਂ ਸਭਨਾਂ ਵਿਚ ਇੱਕ ਹੀ ਹਨ. ਨਿਰਾ 
ਅੱਗੇ ਪਿਛੇ ਹੋਣ ਦੇ ਕ੍ਰਮਤੇ ਭੇਦ ਹਨ, ਜੋ ਬੁੱਢਾ ਦਲ ਵਿਖੇ ਅਰ ਭਾਈ ਮਨੀ ਸਿੰਘ ਜੀ ਦੇ ਸਮੇ ਵਿਖੇ ਹੋ ਗਏ 
ਹਨ, ਅਰ ਕਿਸੈ ਕਿਸੇ ਰ੍ੰਥ ਸਾਹਿਬ ਜੀ ਵਿਚ ਸੁਖਮਨਾ ਅਰ ਮਾਲ ਕੌਸ ਦੀ ਵਾਰ ਅਰ ਛੱਕੇ ਅਰ ਇਕ ਦੋ 
ਸਬਦ ਹੋਰ ਬੀ ਹਨ, ਪਰ ਇਹ ਬਹੁਤ ਹੀ ਵਿਰਲੇ ਹਨ । 

੨) ਏਹ ਕਲਗੀਧਰ ਜੀ ਦੀ ਬਾਣੀ ਦੀਆਂ ਪੋਬੀਆਂ ਜਿਨਾਂ ਦਾ ਨਾਮ ਬਚਿੱਤ੍ਰ ਨਾਟਕ ਨਾਮ ਮਾਲਾ 
ਪੁਰਾਣ, ਉਕਤ ਬਿਲਾਸ ਚਰਿਤ੍ਰ ਪਖਯਾਨ ਜਫਰਨਾਮਾ ਆਦਕਿੰਨ ਭਿੰਨ ਸੇ, ਇਨਾਂ ਨੂੰ ਇਕੱਠੇ ਕਰਕੇ ਇਕ 
ਬੀੜ ਬਣਾਉਣੇ ਤੇ । ਦਸਮ ਪਾਤਸਾਹ ਗ੍ਰੰਥ ਨਾਮ ਤੇ ਪ੍ਰਸਿੱਧ ਹੋਯਾ । ਛਾਪਣਾ 

੩) ਅਪਣਾ ਬਿਵਹਾਰ ਅਰ ਸਿੱਖ ਸੰਗਤ ਦਾ ਉਪਕਾਰ ਸਮਝਕੇ ਦਸਮ ਗ੍ਰੰਧ ਸਾਹਿਬ ਜੀ ਪਹਿਲੇ 
ਦੀਵਾਨ ਬੂਟਾ ਸਿੰਘ ਜੀ ਨੇ ਫ਼ਪਵਾਯਾ । ਦੂਜਾ ਛਾਪਾ ਸਯਾਲਕੋਟ ਵਿਚ ਛਪਿਆ । ਤੀਜਾ ਮਹਾਰਾਜਾ 
ਰਘਬੀਰ ਜਿੰਘ ਵਾਲੀ ਰਯਾਸਤ ਜੀਂਦ ਨੈ ਅਤਿ ਸੁੰਦਰ ਛਪਵਾਯਾ । ਚੌਥਾ ਛਾਪਾ ਭਾਈ ਹਰੀ ਸਿੰਘ ਜੀ 
ਲਿਖਾਰੀ ਸ੍ਰੀ ਅੰਮ੍ਰਿਤਸਰ ਨਿਵਾਸੀ ਨੈ ਛਪਵਾਯਾ । ਪੰਜਵਾਂ ਛਾਪਾ ਵਿਚਲੇ ਮੇਲ ਦੇ ਟਾਇਪ ਅੱਖਰਾਂ ਮੈ ਮਝਲੇ 
ਅਕਾਰ ਦਾ ਵਿਦਯਾ ਪ੍ਰਕਾਸਕ ਪ੍ਰੇਸ ਮੈ ਅਰ ਛੇਵਾਂ ਸਭ ਬੋ: ਛੋਟੇ ਟਾਇਪ ਵਿਚ ਛੋਟੇ ਅਕਾਰ ਦਾ ਲਾਹੌਰ 
`ਇੰਗਲੋ ਸੰਸਕ੍ਰਿਤ ਪ੍ਰੈਸ ਮੈ ਛਪਿਆ ਹੁ 

੩) ਏਹ ਸਚ ਹੈ ਜੋ ਲਿਖਣੇ ਨਾਲੋਂ ਬੀ ਸੋਧਣੇ ਵਿਚ ਪਰਿਸ੍ਰਮ ਬਹੁਤ ਕਰਨਾ ਪੈਂਦਾ ਹੈ ਅਰ ਲਿਖਾਰੀ 


ਪਟ : ਮਪਕ ਕਟ ਝੜ 


ਰ੍‌ ਨਾਲੋਂ ਸੋਧਕ ਵਧੀਕ ਬੁੱਧਿਮਾਨ ਚਾਹੀਦਾ ਹੈ ਅਰ ਸੁਧਾਈ ਲੋਕ ਘੱਟ ਕਰਾਉਦੇ ਹਨ ਪਰੰਤੂ ਧਰਮ ਗ੍ਰੰਥਾਂ 


(੧੦ 

ਕਿਸੇ ਧਾਰਮਿਕ ਪੁਰਸ ਨੂੰ ਨਹੀਂ ਭਾਉਂਦਾ । (੫) ਪੰਡੜ ਭਗਵਾਨ ਸਿੰਘ ਮਜੀਠੀਏ ਨੇ ਇਨਾਂ ਦੀ ਸੋਧਾਈ ਪਰ 
ਬੜਾ ਪਰਿਸ੍ਰਮ ਕਰਕੇ ਹਰੇਕ ਦਸਮ ਸਾਹਿਬਾਂ ਦੇ ਗ੍ਰੰਥ ਸਾਹਿਬਾਂ ਦੇ ਗਲਤ ਨਾਮੇ ਤਿਆਰ ਕੀਤੇ। ਅਰ ਸਿੱਧ 
ਕੀਤਾ ਜੋ ਭਾਈ ਹਰੀ ਸਿੰਘ ਜੀ ਲਿਖਾਰੀ ਦੇ ਛਾਪੇ ਵਿਚ ਨਿਰੀਆਂ ਭੂੱਲਾਂ ਹੀ ਨਹੀਂ ਸਗਮਾਂ ਇਸਦੇ ਸੋਧਕ ਨੈ 
ਕਈ ਇਕ ਪਾਠ ਮਨਘੜਤ ਬਣਾਕੇ ਵਿਚ ਲਿਖ ਦਿੱਤੇ ਹਨ। ੬) ਇਹ ਤਾਂ ਬੜੀ ਭਾਰੀ ਮਨਮਤ ਸੀ ਜਿਸ 
ਤੇ ਪੰਥ ਦੇ ਮੁਖੀ ਅਰ ਗੁਰਸਿੱਖਾਂ ਦੇ ਮਨ ਬਹੁਤ ਦੁਖੇ ਇਸ ਪਰ ਸ੍ਰੀ ਸਤਿਗੁਰੂ ਅਮਰ ਬੰਸ ਅਵਤੰਸ ਸ੍ਰੀ ਬਾਬਾ 
ਸੁਮੇਰ ਸਿੰਘ ਜੀ ਮਹੰਤ ਤਖਤ ਪਟਣਾ ਸਾਹਿਬ, ਸ੍ਰੀ ਦਰਬਾਰ ਸਾਹਿਬ ਜੀ ਦੇ ਗਯਾਨੀ ਭਾਈ ਲਹਿਣਾ ਸਿੰਘ 
ਜੀ ਆਦਿ ਗਯਾਨੀਓੰ ਅਰ ਪੰਡਤਾਂ ਸਾਹਿਬਜਾਦਿਆਂ ਸੰਤਾਂ ਮਹੰਤਾਂ ਬੁਧਿਮਾਨਾਂ ਨੈ ਸਾਰਟੀਫਿਕਟ ਦਿਤੇ ਜੋ 
ਇਹ ਭੁਲਾਂ ਠੀਕ ਹਨ, ਅਰ ਐਸੈ ਮਨਘੜਤ ਪਦ ਕਲਗੀਧਰ ਮਹਾਰਾਜ ਦੀ ਬਾਣੀ ਵਿਚ ਨ ਚਾਹੀਏ । 
(2) ਅਰ ਪੰਡਤ ਭਗਵਾਨ ਸਿੰਘ ਜੀ ਨੈ ਓਹ ਸਹੀਆਂ ਵਾਲਾ ਗ਼ਲਤੀ ਨਾਮਾ ਖਾਲਸਾ ਦੀਵਾਨ ਸ੍ਰੀ 
ਅੰਮ੍ਰਿਤਸਰ ਜੀ ਮੈ ਪੇਸ ਕੀਤਾ, ਸੋ ਮੈਂਬਰਾਨ ਕਾਰਕੁਨ ਕਮੈਟੀ ਖਾਲਸਾ ਦੀਵਾਨ ਨੈ ਗੁਰਮਤ ਰਥ ਪ੍ਰਚਾਰਕ 
ਸਭਾ ਸ੍ਰੀ ਅਮ੍ਰਿਤਸਰ ਜੀ ਨੂੰ ਇਹ ਸੇਵਾ ਬਖਸੀ (੮) ਅਰ ਇਸ ਸਭਾ ਦੇ ਸਿਕੇਂਤਰ ਭਾਈ ਆਗਯਾਂ ਸਿੰਘ 
ਸਾਹਿਬ ਹਕੀਮ ਦੇ ਸਪੁਤ੍ਰ ਮੰਨਾ ਸਿੰਘ ਜੀ ਨੈ ਇਸ ਕੰਮ ਦਾ ਕੁਲ ਖਰਚ ਆਪਣੇ ਜਿੰਮੇ ਲਿਆ, ਸੋ ਕਈ ਚਿਰ 
ਥੋਂ (ਲੈਕਰਰ) ਵਖਯਾਨ ਅਰ ਅਖਬਾਰਾਂ ਦ੍ਰਾਰਾ ਪੁਕਾਰ ਹੋ ਰਹੀ ਸੀ ਜੋ ਗੁਰਬਾਣੀ ਦੇ ਪੁਸਤਕ ਅਸੁੱਧ ਛਪਦੇ 
ਹਨ ਅਰ ਸਭ ਤੇ ਵਧੀਕ ਇਹ ਅਨਰਥ ਹੋਣ ਲੱਗਾ ਜੋ ਕਵੀ ਲੋਕ ਆਪਣੀ ਮਨਘੜਤ ਨਾਲ ਗੁਰਬਾਣੀ 
ਡੂੰ ਸੁੱਧ ਕਰਨ ਲਗ ਪਏ ਹਨ ਇਸ ਕਾਰਨ ਇਕ ਇਸਤਿਹਾਰ ਛਾਪਾ ਟੈਪ ਛਪਵਾਕੇ ਵੰਡਿਆ ਅਰ 
ਪ੍ਰਦੇਸਾਂ ਮੈਂ ਭੇਜਾ ਗਿਆ ਕਿ ਜੋ ਕੋਈ ਸੁਧਾਈ ਵਿਚ ਬੁੱਧੀ ਬਿਦਯਾ ਵਾ ਧਨਤਨ ਕਰਕੇ ਸਹਾਇਕ 
ਹੋਣਾ ਚਾਹੇ ਗੁਰੂ ਕੀ ਟਹਲ ਕਰੇ । (& ਅਰ ਸਰਦਾਰਾ ਅਰਜਨ ਸਿੰਘ ਸਾਹਿਬ ਸਰਬਰਾਹ ਸੇਵਾ 
ਗੁਰਚ੍ਰਾਰੈ ਸਾਹਿਬ ਸ੍ਰੀ ਅਮ੍ਰਿਤਸਰ ਜੀ ਜੋ ਇਸ ਸਮੇ ਪ੍ਰੋਜੀਡੰਟ ਸਿੰਘ ਸਭਾ ਸੋ, ਤਿਨਾਂ ਪਾਸ ਅਰਜ 
ਕੀਤੀ ਗਈ ਜੋ ਤਖਤ ਸਾਹਿਬ ਆਦਿ ਗੁਰਦ੍ਰਾਰਿਆਂ ਤੇ ਦਸਮ ਪਾਤਸਾਹੀ ਅਸਵਾਰੇ ਦੇਣ । (੧੦) 
ਸਰਦਾਰ ਸਾਹਿਬ ਨੇ ਸਭ ਗੁਰਤ੍ਹਾਰਾ ਸ੍ਰਾਹਿਬਾਨ ਦੇ ਪੁਜਾਰੀ ਇਕੱਤ੍ਰ ਕਰਕੇ ਸੰਮਤੀ ਲਈ ਤਾਂ ਇਸ ਦੀਵਾਨ 
ਵਿਚ ਸਭ ਗੁਰਦ੍ਰਾਰੇ ਸਾਹਿਬਾਨ ਦੇ ਪੁਜਾਰੀ 


੬ (੧੧ 
ਇਕਤ੍ਰ ਸੇ । (੧੧) ਅਰ ਇਹ ਕਾਰਜ ਸਤਿਗੁਰੂ ਨੂੰ ਜੋ ਮਨਜੂਰ ਸੀ ਇਸ ਵਾਸਤੇ ਸਭ ਦੀ ਸੰਮਤੀ ਇਹ 
ਹੋਈ ਕਿ ਐਸਾ ਉਤਮ ਕਾਜ ਮਲਵਈ ਬੂੰਗੇ ਦੀ ਹੂੰਦੀ ਤਖਤ ਅਕਾਲ ਬੁੰਗਾ ਸਾਹਿਬ ਜੀ ਦੇ 
ਹਜੂਰ ਹੋਵੇ ਇਹ ਖਬਰ ਦੇਸਾਂਤਰਾਂ ਵਿਖੇ ਅਰ ਸਿੱਖ ਰਿਆਸਤਾਂ ਵਿਖੇ ਇਸਤਹਾਰ ਅਰ ਪਤ੍ਰਕਾ ਲਿਖ ਭੇਜਕੇ 
ਸਾਰੇ ਪ੍ਰਸਿੱਧ ਕਰ ਦਿਤੀ ਅਰ ਹਾੜ ਦਾ ਮਹੀਨਾ ਸਾਰਾ ਫਿਰ ਫਿਰਕੇ ਬੜੀ ਮਿਹਨਤ ਨਾਲ ੩੨ ਅਸਵਾਰੇ 
ਇਕੱਤ੍ਰ ਕੀਤੇ ਜਿਨਾਂ ਦਾ ਵੇਰਵਾ ਹੇਠ ਲਿਖਿਆ ਹੈ ( ੧੩) ਅਰ ੮ ਤਾਰੀਖ ਪ੍ਰਵਿਸ਼ਟੇ ਸਾਵਣ ੧੬੫੨ ਨੂੰ 
ਭਾਈ ਆਗਯਾ ਸਿੰਘ ਜੀ ਹਕੀਮ ਦੇ ਸਪੁਤ੍ਰ ਭਾਈ ਮੰਨਾ ਸਿੰਘ ਜੀ ਹਕੀਮ ਦੀ ਹਵੇਲੀ ਤੇ, ਅਗੇ ਬਾਜੇ 
ਅੰਗਰੇਂਜੀ ਪਿਛੇ ਸੰਗਤਾਂ ਸਬਦ ਪੜਦੀਆਂ ਇਹਦੇ ਪਿਛੇ ਚੌਰ ਛਤ੍ਰ ਝੁਲਉਂਦੇ ਫੁਲ ਬਰਖਾਉਦੇ ਛੇਆਂ 
ਪਾਲਕੀਆਂ ਵਿਚ ੩੨ ਸ੍ਰਾਰੇ ਬਿਰਾਜਮਾਨ ਸੰਖ ਨਰਸਿੰਗੈ ਮੰਗਲ ਧੁਨਾਂ ਸ਼ਬਦਾਂ ਦੇ ਉਚਾਰ ਸ੍ਰੀ ਦਰਬਾਰ 
ਸਾਹਿਬ ਜੀ ਦੀ ਵੱਡੀ ਪ੍ਰਕਰਮਾ ਕਰਕੇ ਤਖਤ ਸ੍ਰੀ ਅਕਾਲਬੁੰਗਾਂ ਸਾਹਿਬ ਜੀ ਦੀ ਦੂਸਰੀ ਮੰਜਲ ਪਰ ਕਿ ਜਿਥੇ 


100 51੬1੩ $7000੬₹ (0੨੩੭੪ -- ਹਆਖਹਮ& - ।ਜ੧੩ਟਸ 2001 


ਮਦਰ ਦਾ ਸਨਾਨ ਕਰਾਕੇ ਫਰਸ ਗਲੀਚੇ ਬਿਛੇ ਹੋਏ ਸੇ, ਬੱਤੀ ਗ੍ਰੰਥ ਸਾਹਿਬਾਂ ਦੇ ਪ੍ਰਕਾਸ ਹੋਏ । (੧੪) 
ਅਨੰਦ ਜੀ ਦਾ ਪਾਠ ਵਡੇ ਰਾਗੀਆਂ ਕੀਤਾ ਅਰਦਾਸ ਭਾਈ ਮੁਲਤਾਨਾ ਸਿੰਘ ਜੀ ਕੀਤੀ ਅਰ ਕੜਾਹ ਪ੍ਰਸਾਦ 
ਵਰਤ ਕੇ ਸ੍ਰੀ ਜਾਪ ਜੀ ਦੀ ਪਹਿਲੀ ਪੌੜੀ ਦਾ ਪਾਠ ਹੋਯਾ ॥ 
੩੨ ਗ੍ਰੰਥ ਸਾਹਿਬਾਂ ਦਾ ਬਰਨਨ ਜਿਨਾਂ ਉਤੋਂ ਸੋਧਾਈ ਕੀਤੀ 

੧) ਪਟਲੇ ਗ੍ਰੰਥ ਸਾਹਿਬ ਜੀ ਲਿਖਤ ਪ੍ਰਾਚੀਨ ਜਿਸਦੇ ਆਦ ਮੈਂ ਦੋ ਮੂਰਤੀਆਂ ਹਨ ੧ ਲ਼ੇਵੇਂ ਪਾਤਸਾਹ 
ਦੀ ਦੂਜੀ ਦਸਮ ਪਾਤਸ਼ਾਹ ਜੀ ਦੀ ਅਰ ੧ ਹੁਕਮਨਾਮਾ ਅਰ ਕਈ ਪੜ੍ਰੇ ਅੰਕਪਲੀ ਦੇ ਅਰ ਵਿਚ ਕਿਸੇ ਕਿਸੇ 
ਪਤ੍ਰੇ ਉਤੇ ਅੰਕਪਲੀ ਦੇ ਅਖਰਾਂ ਨਾਲ ਸੋਧ ਕੀਤੀ ਹੋਈ ਅਨੁਮਾਨ ਹੈ ਕਿ ਏਹ ਦਸਮ ਪਾਤਸ਼ਾਹ ਜੀ ਦੇ ਹਸਤ 
ਕਮਲ ਤੇ ਹੈ, ਬਾਣੀ ਦਾ ਕ੍ਰਮ ਸਭਤੇ ਵਖਰਾ ਅਰ ਵਿਚ ਦਸ ਪਤ੍ੇ ਪ੍ਰਾਚੀਨ ਤਾਂ ਬੀਸ ਨਵੀਨ ਫੇਰ ੪ ਪ੍ਰਾਚੀਨ 
੧੦ ਨਵੀਨ ਅਰ ਕਿਸੇ ਬਾਣੀ ਦੇ ਪਤ੍ਹੇ ਪਰ ਲੇਖਕ ਦਰਬਾਰੀ ਸਿੰਘ ਵਡਾ) (ਲੇਖਕ ਦਰਬਾਰੀ ਸਿੰਘ 
ਛੋਟਾ ਐਸਾ ਲਿਖਿਆ ਹੈ । ਕਦਾਚਿਤ ਏਹ ਨਿਸਚੈ ਹੋ ਜਾਂਦਾ ਕਿ ਏਹ ਸ੍ਰੀ ਸਤਿਗੁਰੂ ਜੀ ਦਾ 
ਸੁੱਧ ਕੀਤਾ ਹੋਯਾ ਹੈ ਤਾਂ ਸੋਧਾਈ ਦਾ ਕੁਛ ਯਤਨ ਨਾ ਕਰਨਾ 

(੧੨ 

ਧੈਂਦਾ, ਇਸੇ ਨਾਲ ਸੁੱਧ ਕਰਲੈਂਦੇ ਪਰ ਨਵੀਨ ਪਤ੍ਰੇ ਬੀ ਬਹੁਤ ਅਰ ਪ੍ਰਾਚੀਨ ਵਿਖੇ ਬੀ ਅਗ੍ਰੋਕਤ ਭੇਦ 
ਦੇਖਕੇ ਬੂੱਧੀ ਹੈਰਾਨ ਹੂੰਦੀ ਹੈ ਕਿ ਜੇ ਇਸ ਨੰ ਸੁੱਧ ਮੰਨੀਏ ਤਾਂ ਹੋਰ ਸਾਰੇ ਅਮੁੱਧ ਹੂੰਦੇ ਹਨ ਅਰ ਜੇ ਹੋਰ ਸਭਨਾਂ 
ਨੂੰ ਸੁੱਧ ਮੰਨੀਏ ਅਰ ਕਸਰਤਰਾਇ ਮੰਨੀਏ ਤਾਂ ਇਸ ਦੀ ਬਾਣੀ ਅਲੌਕਕ ਠਹਿਰਦੀ ਹੈ ਜਿਹਾਕਿ ਅਰੰਭ 
ਸੈਂ॥ 

੧ਉਂਸ੍ਰੀ ਭਗਉਤੀ ਜੀ ਸਹਾਇ ਜਾਪੁ ਪਾਤਸਾਹੀ ੧੦ ਕੇਵਲ ਇਕ 


ਇਸ ਮੈ ਹੀ ਹੈ ਅਰ ੧ਉਂ `ਸਤਿਗਰਪ੍ਰਸਾਦਿ ਜਾਪ ਸ੍ਰੀ ਮੁਖਵਾਕ ਪਾਤਸਾਹੀ ੧੦ ਛੈ ਛੰਦ ਤਰ 
ਪ੍ਰਸਾਦਿ । ਸਭਨਾਂ ਮੈਂ ਅਰ ਇਹੋ ਸਭ ਦੇ ਕੰਠ ਹੈ ॥ 

ਜਾਪਜੀ ਅਕਾਲ ਉਸਤਤ ਆਦਿਕ ਬਾਣੀਆਂ ਜੋ ਹਜਾਰਾਂ ਸਿਘਾਂ ਦੇ ਕੰਠ ਅਰ ਹਜਾਰਾਂ ਹੀ ਪੁਸਤਕਾਂ 
ਪਰ ਲਿਖੀਆਂ ਅਰ ਛਾਪਾ ਹੋ ਚੁਕੀਆਂ ਹਨ ਇਸ ਵਿਚ ਸਭ ਥੋਂ ਵਿਲੱਖਨ ਹਨ, ਚੰਡੀ ਦੀ ਵਾਰ ਸਾਰੀ ਹੀ 
ਨਵੀਨ ਹੈ ਪਹਿਲੀ ਪੌੜੀ ਜੋ ਸਭ ਦੇ ਕੰਠ ਅਰ ਹਰੇਕ ਸਿੱਖ ਅਰਦਾਸ ਵੇਲੇ ਪੜਦਾ ਹੈ ਇਸਦੀ ਬੀ ਹਰੇਕ 
ਤੁਕ ਨਵੀਨ ਹੈ । ਕ੍ਰਿਸਨਾਵਤਾਰ ਦੇ ਆਦ ਕਈ ਚੌਪਈਆਂ ਹੀ ਨਹੀ ਹਨ। ਕਈਆਂ ਤੁਕਾਂ ਵਿਚ ਅਖਰ 
ਦੋ ਵਧੀਕ ਹਨ, ਕਿੰਨਾਂ ਵਿਚ ਘਟ ਬੀ ਹਨ ਚਰਿਤਰਾਂ ਅਰ ਹਿਕਾਇਤਾਂ ਵਿਚ ਤੁਕਾਂ ਅਨ ਬੈਤਾਂ ਬੀ ਘਟ ਹਨ, 
ਇਹ ਸਭ ਫੇਰਵਾ ਪਾਠਾਂ ਦੀ ਫੈਰਿਸਤ ਵਿਚੋ ਅਗੇ ਦੇਖੋ ਇਸਦੇ ਪਤ੍ਰੋ ੪੦੩ ਹਨ ਤਾਂ ਬੀ ਇਸਨੂੰ ਸਤਨਾਂ ਗ੍ਰੰਥ 
ਸਾਹਿਬ ਵਿਚੋਂ ਪ੍ਰਾਚੀਨ ਅਰ ਪ੍ਰੈਜ਼ੀਡੰਦ ਮੰਨਕੇ ਇਸਦੀਆਂ ਦੋ ਰਾਵਾਂ ਗਿਣੀਆਂ । ਇਸਦੀ ਟਹਿਲ ਵਿਚ 
ਸਰਦਾਰ ਸੇਵਾ ਸਿੰਘ ਜੀ ਦੀ ਡਿਪਟੀ ਮਹਿਕਮੈ ਨਹਿਰ ਸਰਦਾਰ ਆਤਮਾ ਸਿੰਘ ਤਹਸੀ ਸੀਲ ਦਾਰ ਅਰ 
ਭੋਲਾ ਸਿੰਘ ਜੀ ਗ੍ਰੰਥੀ ਸਮਾਧ ਮਹਾਰਾਜਾ ਰਣਜੀਤ ਸਿੰਘ ਜੀਂਦੇ ਹਨ ॥ 

੨) ਦੂਜੇ ਗ੍ਰੰਥ ਸਾਹਿਬ ਜੀ ਵੇ ਟਹਿਲੀਏ ਸ੍ਰੀ ਤਰਨਤਾਰਨ ਜੀ ਦਰਬਾਰ ਦੇ ਫੀੰਥੀ ਸਿੰਘ ਜੀ 
ਹਨ ਅਰ ਇਨਾਂ ਦਾ ਪ੍ਰਕਾਸ ਦਰਬਾਰ ਸਾਹਿਬ ਦੇ ਪਾਸ ਸ੍ਰੀ ਗੁਰੂ ਹਰਿਗੁਬਿੰਦ ਸਾਹਿਬ ਜੀ ਦੇ 
ਗੁਰਦਵਾਰੇ ਅਕਾਲ ਬੁੰਗੇ ਵਿਖੇ ਨਿੱਤ ਹੁੰਦਾ ਹੈ ਲਿਖਤ ਅਤਿ ਸੁੰਦਰ ਅਣ ਪਰਾਚੀਨ ਹੈ । ਪਤ੍ਰੇ ਕਾਗਜ 
ਕਸਮੀਰੀ ਸੁੱਧ ਭੀ ਚੰਗਾ ਹੈ ਪਰ ੧੨੭੫ ਸੇ ੧੨੯੭ ਤਕ ਅੰਕ ਸਸਤਰ ਨਾਮ ਮਾਲਾਂ ਦੇ ਪਾਠ ਦਾ 
੪੨੬ ਅੰਕ ਦਾ ਪੱਤਰਾ ਇਕ ਘੈਂਟ ਹੈ ਅਰ ਇਸ ਪੁਰ ਸੀ ਅਨੰਦਪੁਰ ਜੀ ਦੇ 


| 


ਧੋਣ : ਸੋਧਕ ਕਮੋਟੀ 101 


੨੩) 
ਗੁਰਦਵਾਰੇ ਦੀਆਂ ਪੰਜ ਮੋਹਣਾਂ ਹਨ ਕਿਉਕਿ ਏਹ ਤਖਤ ਕੇਸਗੜ ਦਰਬਾਰ ਆਨੰਦਪੁਰ ਜੀ ਤੇ ਸ੍ਰੀ ਤਰਨ 
ਤਾਰਨ ਸਾਹਿਬ ਜੀ ਆਏ ਹੋਏ ਹਨ ॥ 

੩) ਤੀਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਤਖਤ ਅਕਾਲ ਬੁੰਗਾ ਸਾਹਿਬ ਜੀ ਪਰ ਬਿਰਾਜਮਾਨ ਹਨ, 
ਲਿਖਤ ਸੁੰਦਰ ਅਰ ਪਰਾਚੀਨ ਕਾਗਜ ਸਯਾਲਕੋਟੀ ਹੜਤਾਲ ਲਾਕੇ ਸੋਧਿਆ ਹੋਇਆ ਹੈ ਅਰ ਹਾਸੀਏ ਪਰ 
ਕਿਸੇਅਨਜਾਣ ਨੈ ਅਖਰ ਮੋਟੇ ਟੇਢੇ ਲਿਖਕੇ ਭੁਲਾਂ ਬਣਾਈਆਂ ਹੋਈਆਂ ਹਨ ਪਰ ਫੇਰ ਬੀ ਕਈ ਥਾਂ ਸੋਧ ਹੈ 
ਜਿਹਾਕੁ ਕਈ ਤੁਕਾਂ ਅਰ ਅੱਖਰ ੬੪ ਅਰ ੬੫ ਵਾਂ ਚਰਿਤਰ ਵਿਚ ਲਿਖਿਆ ਹੀ ਨਹੀਂ ਪੱਤਰੇ ੫੯੫ 
ਹਨ ॥ 

੪) ਚੌਥੇ ਗੁਰੂ ਗ੍ਰੰਥ ਸਾਹਿਬ ਜੀ ਝੰਡੇ ਬੁੰਰੀ ਸਾਹਿਬ ਜੀ ਦੇ ਲਿਖਤ ਅਰ ਕਾਗਜ ਸਧਾਰਨ, ਸੁਧ ਬੀ 
ਅਛੇ ਅਰ ਪ੍ਰਾਚੀਨ ਸਮੈ ਦੇ ਹਨ ਪਤਰੇ ੬੭੯ ॥ 

੫) ਪੰਜਵੇ ਗੂਰੂ ਗਰੰਥ ਸਾਹਿਬ ਜੀ ਗੁਰਦਵਾਰੈ ਰਾਮਸਰ ਜੀ ਬਿਰਾਜਮਾਨ ਹਨ, ਲਿਖਤ ਪਰਾਚੀਨ 
ਸਸੈਦੀ ਸੁੱਧ ਚੰਗੇ ਪਤਰੇ ੬੬੧ ॥ 

੬) ਛੇਵੇ ਗੁਰੂ ਗਰੰਥ ਸਾਹਿਬ ਜੋ ਤਖਤ ਅਕਾਲਬੁੰਗੇ ਦੇ ਵਡੇ ਨੰਬਰਦਾਰ ਗੁਲਾਬ ਸਿੰਘ ਜੀ ਦੇ 
ਪੁਤਰ ਗੁਪਾਲ ਸਿੰਘ ਜੀ ਦੇ ਘਰ ਨਿਵਾਸ ਰਖਦੇ ਹਨ। ਲਿਖਤ ਪਰਾਚੀਨ ਪੱਤਰੇ ੭੧੦ ॥ 

-) ਸੈੱਤਵੇ ਗੁਰੂ ਗਰੰਥ ਸਾਹਿਬ ਜੀ ਭਾਈ ਗਯਾਨ ਸਿੰਘ ਜੀ ਗਯਾਨੀ ਸ੍ਰੀ ਅੰਮ੍ਰਿਤਸਰ ਜੀ ਗੁਰੂ 
ਚਰਨ ਨਿਵਾਸੀ ਜੀ ਦੇ ਘਰ ਬਿਰਾਜਦੇ ਹਨ, ਅਰ ਉਕਤ ਗਯਾਨੀ ਜੀ ਦੇ ਪਿਤਾ ਭਾਈ ਵਿਸਨ ਸਿੰਘ 
'ਗਯਾਨੀ ਜੀ ਦੇ ਹੱਥਾਂ ਦੀ ਲਿਖਤ ਹੈ 

੮) ਐੱਠਵੇ ਗਰੰਥ ਸਾਹਿਬ ਜੀ ਪਤਰੇ ਪੇਵੰਦ ਕੀਤੇ ਹੋਏ ਪੁਰਾਤਨੀਲਿਖਤ ਅਰ ਸੁਧ, ਸੰਮਤ ੧੮੪੮ 
ਬਿਕ੍ਰਿਮੀ ਦੇ ਲਗਭਗ ਕਾਬਲ ਦੇ ਕਿਲੇ ਬਾਲਾਸਾਰ ਵਿਚ ਬੈਠਕੇ ਲਿਖਾਰੀ ਨੈ ਲਿਖੇ ਫੇਰ ਕਈ ਚਿਰ ਪਿਸੌਰ 
ਰਹਿਕੇ ਸੰਮਤ ੧੯੨੦ ਥੋਂ ਨਾਮੀ ਗਯਾਨੀ ਗਯਾਨ ਸਿੰਘ ਜੀ ਅਮ੍ਰਿਤਸਰੀਏ ਗੁਰੂ ਚਰਨ ਨਿਵਾਸੀ ਦੇ ਅਰ 
ਹੁਣ ਉਨਾਂ ਦੇ ਪੁਤਰ ਸੰਤ ਸਿੰਘ ਜੀ ਦੇ ਘਰ ਬਿਰਾਜਦੇ ਹਨ ਪੱਤਰੇ ੫੭੭ ਹਨ ॥ 

& ਨਾਵੇਂ ਗ੍ਰੰਥ ਸਾਹਿਬ ਜੀ ਭਾਈ ਜੈ ਸਿੰਘ ਜੀ ਹਲਵਾਈ ਸਿਦਕੀ ਭਰੋਸੇ ਵਾਲੇ ਸਿਖ ਦੇ ਹਥਾਂ ਦੀ 
ਲਿਖਤ ਕਿ ਜਿਨਾਂ ਦਾ ਜਵਾਨ ਪੁਤਰ ਅਰ ਜਵਾਨ ਪੋਤਰਾ ਹੁਕਮ ਸਤ ਹੋ ਗਿਆ ਤਾਂ ਉਸ ਦਿਨ ਥੀ ਵਡੀ 
ਪਰਕਰਮਾਂ ਅਰ ਚੌਕੀ ਸਾ 


(੧੪ 
ਹਿਬ ਦੇ ਦਰਸਨ ਵਿਚ ਵਿਘਨ ਨ ਪਾਯਾ ਇਨਾਂ ਪੋਤਰੇ ਮੰਨਾ ਸਿੰਘ ਜੀ ਹਕੀਮ ਦੇ ਮੰਦਰ ਵਿਚ ਬਿਰਾਜਦੇ 
ਹਨ, ੭੦ ਵਰੇ ਤੋ ਉਪਰ ਅਵਸਥਾ, ਲਿਖਤ ਸੁੰਦਰ ਪੱਤਰੇ ੬੪੨ ਹਨ । 

੧੦) ਦਸਵੇ ਗ੍ਰੰਥ ਸਾਹਿਬ ਜੀ ਸ੍ਰੀ ਦਯਬ਼ਾਰ ਸਾਹਿਬ ਅਮ੍ਰਿਤਸਰ ਜੀ ਦੇ ਵੜੇ ਗ੍ਰੰਥੀ ਹਰਨਾਮ ਸਿੰਘ 
ਜੀ ਦੇ ਡੇਰੇ ਦੇ ਲਿਖਤ ਪੁਰਾਤਮੀ, ਪਂਤਰੇ ੬੩੩ ਹਨ ॥ 

੧੧) ਯਾਰਵੇ ਗ੍ਰੰਥ ਸਾਹਿਬ ਜੀ ਬੀ ਸ੍ਰੀ ਵਰਬਾਰ ਸਾਹਿਬ ਅਮ੍ਰਿਤਸਰ ਜੀ ਦੇ ਵੱਡੇ ਗਰੰਥੀ ਜਸਾ 
ਸਿੰਘ ਜੀ ਦੇ ਸਮੈ ਦੇ ਪੁਰਾਤਮੀ ਹਨ, ਅਰ ਗਰੰਥੀਆਂ ਦੇ ਡੇਰੇ ਵਿਚ ਹੀ ਬਿਰਾਜਦੇ ਹਨ ਇਨਾਂ ਦੇ ਟਹਿਲੀਏ 
ਬੀ ਗਰੰਥੀ ਹਰਨਾਮ ਸਿੰਘ ਹੀ ਹਨ।। ਪਤਰੇ ੭੬੦ ਹਨ ॥ 

੧੨) ਗਰੰਥ ਸਾਹਿਬ ਜੀ ਪਿਸੌਰੀਆਂ ਦੀ ਧਰਮਸਾਲਾ ਦੇ ਲਿਖਤ ਪਰਾਚੀਨ ਕਾਗਜ ਸਤਰਾਂ ਸੁੰਦਰ 
ਪਤਰੇ ੬੦੪ ਅਰ ਬੜਾ ਅਕਾਰ ਹੈ ਇਨਾਂ ਦਾ ਟਹਿਲੀਆਂ ਭਾਈ ਨਰੈਣ ਸਿੰਘ ਜੀ ਸਿਕਤਰ ਖਾਲਸਾ 


102 $0%੪ $1000%₹ €0#੧॥੬।-੪ -= 6੧0੭੩ = 114੩੮ 2001 


ਸਤਿਸੰਗਤ ਸਭਾ ਸਰੀ ਅਮਫਤਸਰ ਜੀ ਹੈ । 

੧੩) ਤੇਰਵੇਂ ਗਰੰਥ ਸਾਹਬ ਜੀ ਬੁੰਗੇ ਨੂਰ ਮਹਲੀਆਂ ਦੇ ਹਨ . ਇਨਾਂ ਦੀ ਟਹਿਲ ਵਿਚ ਭਾਈ 
ਕਿਸ਼ਨ ਸਿੰਘ ਜੀ ਬੁੰਗਈ ਜਿਨਾ ਦੀ ਅਵਸਥਾ ਸ੍ਰੀ ਗੁਰੂ ਗਰੰਥ ਸਾਹਿਬ ਜੀ ਲਿਖਦਿਆਂ ਹੀ ਬੀਤੀ ਹੈ । 
ਭਰੋਸੇ ਵਾਲੇ ਸਿੰਘ ਹਨ ਲਿਖਤ ਪੁਰਾਤਮੀ ਅਰ ਪਤਰੇ ੬੬੧ ਹਨ । 

੧੪) ਚੋਦਵੇਂ ਗਰੰਥ ਸਾਹਿਬ ਜੀ ਮਹੰਤ ਦੇਵਾ ਸਿੰਘ ਜੀ ਦੀ ਧਰਮਸਾਲਾ ਮੈ ਬਿਰਾਜਦੇ ਹਨ, ਲੋਟਾ 
ਅਕਾਰ ਲਿਖਤ ਪਰਾਚੀਨ ਸੁਧਾਈ ਕੀਤੀ ਹੋਈ ਪਤਰੇ ੮੫੦ ਹਨ ॥ 

੧੫) ਧੰਦ੍ਰਵੇਂ ਗਰੰਥ ਸਾਹਿਬ ਜੀ ਧਰਮਸਾਲਾ ਭਾਈ ਸੰਤ ਸਿੰਘ ਸੁਖਾ ਸਿੰਘ ਜੀ ਵਿਚ ਬਿਰਾਜਦੇ ਹਨ, 
ਲਿਖਤਾ ਪੁਰਾਤਮੀ ਪਤਰੇ ੭੪੯ ਹਨ ॥ 

੧੬) ਸੋਲਵੇ ਗੰਥ ਸਾਹਿਬ ਜੀ ਸੰਤ ਸਿੰਘ ਸੁੱਖਾ ਸਿੰਘ ਖਾਲਸਾ ਬਰਾਂਚ ਸਕੂਲ ਵਿਚ ਬਿਰਾਜਮਾਨ 
ਹਨ ਲਿਖਤ ਪਰਾਚੀਨ ਪਤਰੇ ੫੬੨ ਹਨ ॥ 

੧੭) ਸਤਾਰਵੇ ਗਰੰਥ ਸਾਹਿਬ ਜੀ ਬੜੇ ਪਰਾਚੀਨ ਕਾਗਜ ਸਤਰਾਂ ਸੁੰਦਰ ਪੱਤਰੇ ੭੦੧ ਬੁੰਰੀ 
ਨ 

(੧੫ 
ਜਦੇ ਹਨ ਇਨਾਂ ਦੇ ਟਹਿਲੀਏ ਭਾਈ ਸੁੱਖਾ ਸਿੰਘ ਜੀ ਹੀਰਾ ਸਿੰਘ ਜੀ ਬੁੰਗਈ ਹਨ ॥ 

੧੮) ਅਠਾਫਵੇ ਗ੍ਰੰਥ ਸਾਹਿਬ ਜੀ ਲਿਖਤ ਪਰਾਰੀਨ ਪਤਰੇ ੭੩੧ ਅਰ ਭਾਈ ਸੈਵਾ ਸਿੰਘ ਜੀ ਸੰਤ 
ਮਹੰਤ ਧਰਮਸਾਲਾ ਬੋਹੜ ਵਾਲੀ ਦੇ ਟਹਿਲ ਕਰਦੇ ਹਨ ।। 

੧੦) ਉਨੀਸਵੇਂ ਗ੍ਰੰਥ ਸਾਹਿਬ ਜੀ ਧਰਮਸਾਲਾ ਪਿਸ਼ੋਰੀਆਂ ਦੇ ਮਾਲਕ ਹਨ, ਲਿਖਤ ਪੁਰਾਤਨੀ 
੬੮੦ ਪੇਂਤਰੇ ਹਨ । 

੨੦) ਏਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਿੜਾਣੀਆਂ ਦੇ ਬੁੰਗਈ ਭਾਈ ਲਹੋਰਾ ਸਿੰਘ ਜੀ ਐਡੀਟਰ 
ਅਖਬਾਰ ਸਿੰਘ ਸਭਾ ਗਜ਼ਟ ਵੀ ਕ੍ਰਿਪਾ ਸੇ ਮਿਲੇ ਸੋ ਲਿਖਤ ਕਾਸ਼ਮੀਰੀ ਸਤਰਾਂ ਸੁੰਦਰ ਸੁਨਹਰੀ ਅਰ ਆਦ 
ਦੇ ਪਤਰੇ ਬੀ ਸੁਨਹਰੀ ਅਰ ਸੋਧੇ ਹੋਏ ਬੀ ਹਨ ਪਤਰੇ ੭੨੮ ਇਨਾਂ ਦੇ ਟਹਿਲੀਏ ਭਾਈ ਠਾਕਰ ਸਿੰਘ 
ਬ੍ਰਾਹਮਣ ਮੁਨਸੀ ਦਫ਼ਤਰ ਮਯੂਨਸਪਿਲ ਕਮੈਟੀ ਦੇ ਬੜੇ ਗੁਣੀ ਪਿੰਗਲ ਪ੍ਰਸਤਾਰ ਅਰ ਸਹਿਤ ਸਾਸਤ੍ਰ 
ਪਨਤ ਕਵੀ ਹਨ, ਹਨੂਮਾਨ ਨਾਟਕ ਮਾਨੋ ਇਨਾਂ ਦੇ ਰਸਨਾਗਰ ਹੈ ਕਿਉਂਕਿ ਆਪ ਕਹਿੰਦੇ ਹਨ ਕਿ ਅਸਾਂ ਦੋ 
ਹਜਾਰ ਵੇਰ ਪਾਠ ਨਾਟਕ ਦਾ ਕੀਤਾ ਹੈ ॥ ਰ੍‌ 

੨੧) ਇਹ ਗ੍ਰੰਥ ਸਾਹਿਬ ਜੀ ਬਹੁਤ ਹੀ ਪੁਰਾਤਮੀ ਅਰ ਬਿਰਧ ਹਨ, ਪਤਰੇ ੬੦੭ ਇਨਾਂ ਦੇ 
ਟਹਿਲੀਏ ਸਰਢਾਰ ਗੁਰਦਿਤ ਸਿੰਘ ਸੂਬੇਦਾਰ ਆਹਲੂਵਾਲੀਏ ਹਨ ॥ 

੨੨) ਏਸ ਗ੍ਰੰਥ ਸਾਹਿਬ ਜੀ ਦੀ ਸੇਵਾ ਠਾਕੁਰ ਅੰਤਰਜਾਮੀ ਜੀ ਦੀ ਧਰਮ ਸਾਲਾ ਦੇ ਮਰੰਤ ਸਾਧੂ 
ਸਿੰਘ ਜੀ ਕਰਦੇ ਹਨ ਪੇਂਤਰੇ ੫੫੫, ਲਿਖਤ ਪੰਤਰੇਸਯਾਹੀ ਸਭ ਕੁਛ ਪੁਰਾਤਨ ਹੈ ।। 

੨੩) ਏਹ ਗ੍ਰੰਥ ਸਾਹਿਬ ਜੀ ਸ੍ਰੀ ਵਰਬਾਰ ਸਾਹਿਬ ਦੇ ਚਰਾਗੀਆਂ ਦੇ ਬੁੰਗੇ ਦੇ ਮਾਲਕ ਹਨ ਟਹਿਲ 
ਭਾਈ ਮਣਸਾ ਸਿੰਘ ਚਰਾਗੀਆ ਕਰਦਾ ਹੈ ੬੬੭ ਪਤਰੇ ਅਰ ਬਹੁਤ ਪੁਰਾੜਮੀ ਹਨ ॥ 

੨੪) ਏਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਮਹੰਤ ਈਸਰ ਸਿੰਘ ਜੀ ਮਲਵਈ ਬੁੰਗੇ ਵਿਖੇ ਕਰਦੇ 
ਹਨ ੭੮੭ ਮੈਂਤਰੇ ਅਰ ਲਿਖਤ ਪੁਰਾਤਮੀ ਸੁੰਦਰ ਅਹ ਸੁੱਧ ਬੀ ਚੰਗਾ ਹੈ. ਮਹੰਤ ਜੀ ਦਾ ਕਥਨ ਹੈ, ਕਿ ਇਸ 
ਉਤੋਂ ਕਇਯਾਂ ਪਰੇਮੀ 


(੧੬ 


ਰਧੋਟ : ਸੋਧਕ ਕਸੈਟੀ 103 


ਆਂ ਨੈ ਸੰਬਾ ਪੜੀ ਹੈ ॥ 

੨੫) ਏਹ ਗ੍ਰੰਥ ਸਾਹਿਬ ਬੀ ਪੁਰਾਤਸੀ ਹਨ ਅਰ ਮਲਵਈ ਬੁੰਗੀ ਵਿਖੇ ਹੀ ਬਿਰਾਜਮਾਨ ਹਨ ॥ 

੨੬) ਏਹ ਅਸਵਾਰਾ ਭਾਈ ਸੇਰ ਸਿੰਘ ਜੀ ਝੱਡੇ ਬੁੰਗੀਏ ਸਿੰਘ ਦਾ ਨਵੀਨ ਲਿਖਤ ਪੈਂਤਰੇ ਸਤਰਾਂ 
ਸਭ ਅੱਛੇ ਸੁੰਦਰ ਹਨ ॥ 

੨੭) ਇਹ ਰਿ ਸਾਹਿਬ ਜੀ ਬੀ ਮਰੰਤ ਅੰਤਰਜਾਮੀ ਸੰਤ ਦੀ ਧਰਮਸਾਲ ਮੈ ਸਿੰਘਾਸਨ ਪਰ 
ਬਿਰਾਜਮਾਨ ਹਨ, ਅਰ ਬਹੁਤ ਪਰਾਚੀਨ ਹਨ ॥ 

੨੮)ਦੀਵਾਨ ਬੂਟਾ ਸਿੰਘ ਜੀ ਦੇ ਆਫਤਾਬ ਪੰਜਾਬ ਨਾਮੇ ਛਪੇ ਖਾਨੇ ਦੇ ਛਪੇ ਹੋਏ ਹਨ, ਗੁਰਦਵਾਰੇ 
ਦਰਸਨੀ ਡਿਉਢੀ ਗੁਰੂਕਾ ਬਜਾਰ ਮੈ ਬਿਰਾਜਦੇ ਹਨ ਅਕਾਰ ਪੂਰਾ ਸਫੇ ੧੨੧੪ ਹਨ, ਜੋ ਅੱਛੇ ਸੁਧ ਹਨ, 

੨੯) ਛਾਪਾ ਸਯਾਲਕੋਟ ਕਾ ਅਕਾਰ ਛੋਟਾ ਜਨਮਸਾਖੀ ਦੀ ਪੋਥੀ ਵਰਗਾ ਸੋਧ ਬਹੁਤ ਹੈ ਮਹੰਤ 
ਗੁਰਦਿਤ ਜਿੰਘ ਜੀ ਦੇ ਡੇਰੇ ਬਿਰਾਜਦੇ ਹਨ । 

੩੦) ਛਾਪਾ ਜੀਦ ਅਕਾਰ ਪੂਰਾ ਅੱਖਰ ਸੁੰਦਰ ਮੋਟੇ ਅਰ ਸੋਧਾਈ ਚੰਗੀ ਤਰਾਂ ਹੋਈ ਹੋਈ ਹੈ, ਕਹਿੰਦੇ 
ਹਨ ਕਿ ਮਹਾਰਾਜਾ ਨੈ ੧੧ ਚ੍ਰੰਥ ਸਾਹਿਬ ਜੀ ਦਾ ਪ੍ਰਕਾਸ ਕਰਕੇ ੧੧ ਸੋਧਕਾਂ ਤੇ ਸੁੱਧ ਕਰਵਾਇਆ ਸੀ. ਸੋ 
ਹੋਰ ਬਹੁਤਿਆਂ ਨਾਲੋਂ ਸੁੱਧ ਹੈ ਏਰ ਪਰੈਜ਼ੀ ਡੰਟ ਸਾਹਿਬ ਕੌਸਲ ਰਿਆਸਤ ਜੀਂਦ ਤੇ ਆਏ ਸੇ ਸਭੇ ੨੦੯੮ ਹਨ 
ਅਰ ਅਜਫੋਟਕ ਕਵਿਤ ਇਸ ਵਿਚ ਹੈ ਨਹੀਂ ॥ 

੩੧) ਛਾਪਾ ਅਮਰਿਤ ਸਰ ਜੀਕਾ ਕਾਗਜ ਅਰ ਅਖਰ ਮੋਟੇ ਸੁੰਦਰ ਅਕਾਰ ਪੂਰਾ ਸਫੇਂ ੧੪੭੮ ਸੋਧ ਬਹੁਤ 
ਪੰਡਤ ਭਗਵਾਨ ਸਿੰਘ ਜੀ ਦਾ ਸਾਰੇ ਪੰਥ ਵਿਚ ਸ਼ੋਰ ਮਚਾਉਣ ਦਾ ਕਾਰਨ ਇਹੋ ਗਰੰਥ ਸਾਹਿਬ ਜੀ ਦਾ ਛਾਪਾ 
ਹੈ । ਪੰਡਤ ਜੀ ਲਿਖਦੇ ਹਨ, ਕਿ ਇਸਦੇ ਸੋਧਕ ਨੈ ਕਈ ਤੁਕਾਂ ਮਨਘੜਤ ਲਾਕੇ ਸੁਧ ਕੀਤੀਆਂ ਹਨ ਏਹ 
'ਗੁਰਦੁਵਾਰਾ ਟਾਹਲੀ ਸਹਿਬ ਅਰ ਸੰਤ ਭਾਈ ਫਾਮ ਸਿੰਘ ਜੀ ਅਰ ਭਾਈ ਨਰੈਣ ਸਿੰਘ ਜੀ ਮਾਸਟਰ ਐਮ ਬੀ ਸਕੂਲ 
ਇਨਾਂ ਤਿੰਨਾਂ ਥਾਵਾਂ ਤੋ ਆਏ ਸੇ ॥ 

੩੨) ਛਾਪਾ ਟਾਇਪ ਅਕਾਰ ਮਝਲਾ ਸਵੇਂ ੧੪੧੨ ਅਖਰ ਸੁੰਦਰ ਵਿਚਲੇ ਮੇਲ ਦਾ ਟੈਪ ਸੁਧਾਈ ਸਾਧਾਰਨ 
ਸਰਦਾਰ ਸੁੰਦਰ ਸਿੰਘ ਸਾਹਿਬ ਰਈਸ 


(੧੬6) 
ਮਜੀਠਾ ਸੈ ਆਏ ਸੇ। 
ਏਨਾਂ ਗ੍ਰੰਥ ਸਾਹਿਬਾਂ ਦਾ ਨਿੱਤ ਪ੍ਰਕਾਸ ਹੁੰਦਾ ਅਰ ਧੂਪਦੀਪ ਮੁਸਪਮਾਲਾ ਆਦਿ ਪੂਜਨ ਕਰਕੇ ਪਾਠ ਛਾਪਾ 
ਜੰਢਿ ਪਰ ਕਰਦੇ ਅਰ ਸਭ ਸੋਧਕ ਦੇਖਦੇ ਜਾਂਦੇ ਸੇ। ਜਿਨਾਂ ਦਾ ਪਾਠ ਨਾ ਮਿਲੇ ਬਾਂਹ ਖੜੀ ਕਰ ਦਿੰਦੇ ਸੇ ਅਰ ਉਹ 
ਪਾਠ ਇਕ ਪਤ੍ਰੇ ਪਰ ਲਿਖਿਆ ਜਾਂਦਾ ਸੀ ॥ 


ਸੋਧਕ ਕੇਹੋ ਜੇਹੇ ਅਰ ਕੌਣ ਕੌਣ ਰੱਖੇ ਗਏ 


ਸ੍ਰੀ ਅੰਮ੍ਰਿਤਸਰ ਜੀ ਦੇ ਬੜੇ ਬੜੇ ਮੁਖ ਗਿਯਾਨੀ ਵਿਦ੍ਰਨਾ ਦੇ ਡੇਰੇ ਅਰ ਘਰਾਂ ਵਿਖੇ ਜਾ ਜਾ ਕੇ ਬੇਨਤੀ ਕੀਤੀ 
ਗਈ, ਕਿ ਆਪ ਦਸਮਗ੍ਰੰਥ ਸਾਹਿਬ ਜੀ ਦੀ ਸੁਧਾਈ. ਗੁਰੂ ਜੀ ਦੀ ਸੇਵਾ, ਅਰ ਪੰਥ ਦਾ ਉਪਕਾਰ, ਅਰ ਅਪਣੇ 
ਜਨਮ ਦਾ ਉਧਾਰ, ਅਰ ਮੁੱਖ ਧਰਮ (ਫੁਰਾਇਜ਼) ਜਾਣਕੇ ਕਰੋ, ਤਾਂ ਸਭਨਾਂ ਮਹਾਤਮਾਂ ਨੈ ਦਰਸਨ ਆਣ ਦਿਤਾ, ਪਰ 
ਜਿਨਾਂ ਦੇ ਮਨ ਵਿਚ ਕੁਛ ਪ੍ਰੇਮ ਦੀ ਅੰਸ ਸੀ ਸੋ ਮੁਫਤ ਸੇਵਾ ਕਰਦੇ ਰਹੇ ਅਰ ਉਨਾਂ ਦੇ ਨਾਮ ਏਹ ਹਨ ॥ 

%) ਭਾਈ ਮੰਨਾ ਜਿੰਘ ਜੀ ਹਕੀਮ ਪਾਠ ਸਪਸਟ ਅਰ ਸੁੱਧ ਕਰਦੇ ਹਨ ਅਰ ਜੇ ਕੋਈ ਪਾਠਕ ਅਸੁੱਧ ਪੜੇ 
ਤਾਂ ਦੂਰ ਬੈਠੇ ਕੰਠਾਗ੍ ਤੇ ਦੂਜੇ ਨੂੰ ਦਸ ਸਕਦੇ ਹਨ ਅਰ ਅੰਗ੍ਰੇਜੀ ਫਾਰਸੀ ਗੁਰਮੁਖੀ ਦੇ ਵਯਾਕਰਨ ਕੋਸ ਕਵਿਤਾ 


104 $।%ਸ $709॥5 &0੩7£।ਧ੪ -- 1%4ਹ੩੪ = ਕਸ 2001 


ਆਦਿ ਸੇ ਗਯਾਤਗੋਯਹਨ ਅਰ ਇਨਾਂ ਦਾ ਭਤੀਜਾ ਸੰਤੋਖ ਸਿੰਘ ਮਿਡਲ ਪਾਸ ਹੈ ਇਹ ਵਾਰੋ ਵਾਰੀ ਕੰਮ ਕਰਦੇ ਰਹੇ 
ਹਨ ਪਰ ਹਾਜਰੀ ਇਨਾਂ ਦੀ ਬਹੁਤ ਹੀ ਘੱਟ ਰਹੀ ਹੈ । 

੨) ਭਾਈ ਨਰੈਣ ਸਿੰਘ ਜੀ ਮਾਸਟਰ ਗਵਰਨਮੰਟ ਸਕੂਲ ਮੈ ਫਾਰਸੀ ਦੇ ਉਸਤਾਦ ਹਨ, ਅਰ ਰਹਿਤ 
ਮ੍ਯਾਦਾ ਸੈ ਪੂਰੇ, ਜ਼ਿੰਦਗੀਨਾਮੇ ਦੀ ਟੀਕਾ ਇਨਾਂ ਦੀ ਛਾਪੀ ਹੋਈ ਸਾਰੇ ਪ੍ਰਸਿੱਧ ਹੈ, ਹਾਜਰੀ ਇਨਾਂ ਦੀ ਬੀ ਨੌਕਰੀ 
ਦੇ ਕਾਰਨ ਬਹੁਤ ਹੀ ਘੋਂਟ ਰਹੀ ਹੈ ॥ 

੩) ਭਾਈ ਠਾਕਰ ਸਿੰਘ ਜੀ ਮੁਨਸੀ ਦਫਤਰ ਮਯੂਨਸਪਿਲ ਕਮੈਟੀ ਜਾਤੀ ਦੇ ਬ੍ਰਾਹਮਣ ਹਸਮੁਖ ਅਰ 
ਸਰਲ ਸੁਭਾਵ ਫਾਰਸੀ ਗੁਰਮੁਖੀ ਪਿੰਗਲ ਕਾਢਯ ਵਿਦਯਾ ਵਿਚ ਕਵੀ ਅਰ ਰਾਗ ਦਿਦਯਾ ਦਿਚ ਬੀ ਨਿਖੁਣ ਹਨ, 
(੧੬% 

ਜਿਨਾਂ ਦੇ ਹਨੂਮਾਨ ਨਾਟਕ ਕੰਠਾਗ ਹੈ, ਅਰ ਹਾਜਰੀ ਇਨਾਂ ਨੈ ਅੰਤ ਤਕ ਪੂਰੀ ਨਿਬਾਹੀ ਹੈ ॥ 

ਡੇ) ਭਾਈ ਹਜੂਰਾ ਸਿੰਘ ਜੀ ਰਾਗੀ ਸ੍ਰੀ ਦਰਬਾਰ ਸਾਹਿਬ ਜੀ ਦੇ ਅਰ ਸੰਗਤ ਲੱਕੜ ਮੰਡੀ ਦੇ ਸਿਕਤਰ 
ਇਨਾਂ ਨੈ ਗੁਰੂ ਬਾਣੀ ਦਾ ਸੰਗ੍ਰਹ ਕਰਕੇ ਇੱਕ ਗੁਟਕਾ ਛਪਵਾਯਾ ਹੋਯਾ ਹੈ ਜਿਸ ਵਿਚ ਜਨਮ ਵਿਆਹ ਆਦ ਸਭ 
ਸਮੈ ਸਮੈ ਦੇ ਸਬਦ ਵਖੋ ਵਖ ਲਿਖੇ ਹਨ ਜੋ ਗੁਰਸਿੱਖਾਂ ਨੂੰ ਬੜੀ ਸਹਾਇਤਾ ਦਿੰਦੇ ਹਨ ਹਾਜਰੀ ਵਿਚ ਇਨਾਂ ਦੀ ਬੀ 
ਸਹਾਇਤਾ ਮਿਲਦੀ ਰਹੀ । 

੫) ਧਰਮ ਸਿੰਘ ਜੀ ਮੈਂਬਰ ਖਾਲਸਾ ਸੱਤ ਸੰਗਤ ਸਭਾ ਅੰਮ੍ਰਿਤਸਰ ਜੀ ਕਿਰਤੀ ਸਿਖ ਗੁਰਮੁਖੀ ਸੁਭਾਵ 
ਚੌਕੀ ਚੜਦੇ ਛਬੀਲ ਦੀ ਜੇਵਾ ਆਦ ਧਰਮ ਕਾਰਜ ਕਰਦੇ ਰਹਿੰਦੇ ਹਨ ਇਨਾਂ ਨੇਂ ਅੰਤ ਤਕ ਬੜੇ ਪ੍ਰੇਮ ਨਾਲ ਸੇਵਾ 
ਨਿਬਾਹੀ ਹੈ ॥ 

੬) ਭਾਈ ਸੰਤ ਸਿੰਘ ਜੀ ਸ੍ਰੀ ਮਾਨ ਗਯਾਨ ਸਿੰਘ ਜੀ ਸਰਬਤ੍ਰ ਪ੍ਰਸਿਧ ਗਯਾਨੀ ਦੇ ਪੁਤ੍ਰ ਐਮ ਬੀ ਸਕੂਲ 
ਸੇ ਗੁਰਮੁਖੀ ਦੇ ਉਸਤਾਦ ਅਰ ਸੁੰਦਰ ਸੁਰੀਲੇ ਪਾਠਕ ਹਨ, ਵਿਚ ਤਿੰਨ ਮਹੀਨੇ ਤਕ ਬੀਮਾਰ ਰਹੇ ਇਸ ਲਈ 
ਹਾਜਰੀ ਲਗਭਗ ਤਿੰਨ ਮਹੀਨੇ ਹੈ ॥ 

੭) ਭਾਈ ਦਰਬਾਰਾ ਸਿੰਘ ਜੀ ਇੰਟੈਨਸ ਤੱਕ ਅੰਗ੍ਰੇਜੀ ਫਾਰਸੀ ਪਠਤ ਅਰ ਗੁਰਮੁਖੀ ਮੈ ਅੰਮ੍ਰਿਤਸਰ 
ਗਯਾਨੀ ਤਕ ਕੰਮ ਕਰਕੇ ਸਾਰਟੀਫਿਕਟ ਪਾਏ ਹੋਏ ਸ੍੍‌ ਅੰਮ੍ਰਿਤਸਰ ਜੀ ਦੇ ਮੁਖੀ ਗਯਾਨੀ ਗਯਾਨ ਸਿੰਘ ਜੀ ਦੇ ਪੋਤਰੇ 
ਹਨ, ਹਾਜਰੀ ਲਗ ਭਗ ਅੱਧ ਦੇ ਹੈ ॥ ੨ 

੮) ਜੈਦਯਾਲ ਸਿੰਘ ਜੀ ਮਿਡਲ ਪਾਸ ਐਮ, ਬੀ ਬ੍ਰਾਂਚ ਸਕੂਲ ਮੈਂ ਉਸਤਾਦ ਅਰ ਗੁਰਬਾਣੀ ਦੇ ਪਰਮ ਪ੍ਰੇਮੀ 
ਅਰ ਨਾਮ ਦੇ ਰਸੀਏ ਬੜੇ ਗੁਰਮੁਖ ਲੋਕ ਹਨ, ਹਾਜਰੀ ਸੇਵਾ ਅੰਤ ਪ੍ਰਯੰਤ ਇਨਾਂ ਨੇਂ ਨਿਬਾਹੀ ਹੈ ॥ 

੯) ਗੁਰਦਯਾਲ ਸਿੰਘ ਜੀ ਕੁਝਰਾਂਵਾਲੇ ਨਗਰ ਦੇ ਨਿਵਾਸੀ ਕਿਰਤੀ ਅਤੇ ਬੜੇ ਗੁਰਮੁਖ ਲੋਕ ਹਨ, ਇਨਾਂ 
ਨੈ ਮਨ ਦੇ ਪ੍ਰੇਮ ਨਾਲ ਸੇਵਾ ਸੰਪੂਰਨ ਕੀਤੀ ॥ 


(੧੬) 

੧੦) ਕਿਸਨ ਸਿੰਘ ਜੀ ਰਾਮ ਸਿਘ ਜੀ ਕਿਰਤੀ ਸਿੱਖ ਚਾਵਲਾਂ ਦੀ ਦੁਕਾਨ ਕਰਦੇ ਹਨ ਸਤਸੰਗਤ ਸਭਾ 
ਦੇ ਮੈਂਬਰ ਬੜੇ ਪ੍ਰੇਮੀ ਹਨ, ਇਨਾਂ ਬੀ ਮਨ ਦੇ ਪ੍ਰੇਮ ਨਾਲ ਸੇਵਾ ਸੰਪੂਹਨ ਕੀਤੀ ॥ 

੨੨) ਨਹੈਨ ਸਿੰਘ ਜੀ ਸਿਕਤ੍੍‌ ਖਾਲਸਾ ਸਤਿ ਸੰਗਤ ਸਭਾ ਕਿਰਤੀ ਸਿੱਖ. ਠਾਕਰ ਸਿੰਘ ਜੀ ਚਾਵਲਾਂਵਾਲੇ 
ਮੈਂਬਰ ਸਤਸੰਗਤ ਸਭਾ, ਪ੍ਰਤਾਪ ਲਿੰਘ ਜੀ ਇੰਟ੍ਰੈਨਸ ਪਾਸ ਅਰ ਸਿਕਂਤਰ ਖਾਲਸਾ ਵਿਦਯਾਰਥੀ ਸ੍ਭਾ ਦੇ, ਭਗਵਾਨ 
ਸਿਘ ਜੀ ਸਿਕਤਰ ਸੰਗਤ ਚੌਰਸਤੀ ਅਟਾਰੀ, ਹਰਨਾਮ ਸਿੰਘ ਜੀ ਮੈਂਬਰ ਵਿਦਯਾਰਥੀ ਸਭਾ, ਹਰਨਾਮ ਸਿੰਘ ਜੀ 
ਕਲਰਕ ਕਿਲਾ ਗੋਬਿੰਦਗਢ. ਬੂੜ ਸਿੰਘ ਜੀ ਸਿਕੇਂਤਰ ਸੰਗਤ ਕਟੜਾ ਕਨੱਯਾਂ, ਟੇਕ ਸਿੰਘ ਜੀ ਸਿਕੱਂਤਰ ਸੰਗਤ 
ਚੌਕ ਬਾਬਾ ਸਾਹਿਬ, ਰਾਮ ਸਿਘ ਜੀ ਅਤਾਰ, ਮੱਖਣ ਸਿੰਘ ਜੀ ਹਲਵਾਈ, ਗੁਰਦਿੱਤ ਸਿੰਘ ਜੀ ਖੂਹਵਾਲੇ, ਘਨਯਾ 
ਸਿੰਘ ਤੇਜਾ ਸਿੰਘ ਜੀ ਇਤਯਾਦਿ ਹੋਰ ਕਈ ਪ੍ਰੇਮੀ ਵਾਰੀ ਵਾਰੀ ਸੁਧਾਈ ਦੇ ਕੰਮ ਵਿਚ ਅੰਤ ਤਕ ਸਹਾਇਕ ਰਹੇ ॥ 


ਫਪੋਟ - ਸੋਧਕ ਕਸੈਟੀ 105 
ਜਿਨਾਂ ਸੋਧਕਾ ਦੀ ਤਿਲ ਫੁਲ ਮਾਤ੍ਰ ਸੇਵਾ ਹੁੰਦੀ ਰਹੀ ਉਨਾਂ ਦੇ ਨਾਮ ਏਹ ਹਨ 


੧) ਭਾਈ ਬਿਸਨ ਸਿੰਘ ਜੀ ਪੁਜਾਰੀ ਗੁਰਦ੍ਰਾਰਾ ਲੋਹਗੜ ਸਾਹਿਬ । ਪਿੰਗਲ ਪ੍ਰਸਤਾਰ ਅਰ ਕਾਵਯਵੇਤਾ 
ਕਵੀ ਅਰ ਬੜੇ_ਗੁਣੀ ਅਰ ਬੜੇ ਸੁੰਦਰ ਲਿਪਾਰੀ ਹਨ ਇਨਾਂ ਦੀ ਉਮਰ ਬ੍ਰਿਧ ਪਰੰਤੂ ਨਿੱਤ ਪ੍ਰੇਮ ਨਾਲ ਸੇਵਾ ਕਰਦੇ 
ਰਹੇ ਅਰ ਇਨਾਂ ਨੈਂ ਦਸਮ ਗ੍ਰੰਥ ਜੀ ਦੇ ਛੰਦਾਂ ਦੇ ਭੇਦ ਬੀ ਪਿੰਗਲ ਅਨੁਸਾਰ ਰਚੇ ਹਨ ॥ 

੨) ਭਾਈ ਸੇਰ ਸਿੰਘ ਜੀ ਪਾਠਕ ਅਰ ਲਿਖਾਰੀ ਅਰ ਝੰਡੇ ਬੁੰਗੇ ਸਾਹਿਬ ਦੇ ਪੁਜਾਰੀ ਗੁਰਮੁਖ ਲੋਕ ਅਰ ਵੰਡ 
ਖਾਣਵਾਲੇ ਸੰਤਸੇਵੀ ਉਦਾਰ ਚਿੱਤ ਕਥਾ ਕੀਰਤਨ ਦੇ ਪ੍ਰੇਮੀ ਹਨ, ਇਨਾਂ ਨੈ ਬੀ ਸੇਵਾ ਸੁਧਾਈ ਦੀ ਅੰਤ ਤਕ ਨਿਬਾਹੀ ॥ 

੩) ਸੂਰਤ ਸਿੰਘ ਜੀ ਬਿਹੰਗਮ ਪੋਠੋਹਾਰੀਏ ਸਿੱਖ ਚੋਕੀਚੜਨ ਵਾਲੇ 

੧੬੧ 


ਤਿੰਨ ਮਹੀਨੇ ਤਕ ਏਹ ਬੀ ਸੋਧਾਈ ਕਰਦੇ ਰਹੇ ॥ 

8) ਭਾਈ ਮੁਲਤਾਨਾ ਸਿੰਘ ਜੀ ਤਖਤ ਸਾਹਿਬ ਜੀ ਦੇ ਸਸਤਰਾਂ ਦੇ ਪੁਜਾਰੀ ਅਰ ਅਧਕਾਰੀ ਅਰ ਦਰਜਨੀਕ 
ਹਨ, ਪਹਿਲੇ ਕੁਝ ਦਿਨ ਇਨਾਂ ਨੈਂ ਬੀ ਪ੍ਰੇਮ ਨਾਲ ਸੇਵਾ ਸੋਧਾਈ ਦੀ ਕੀਤੀ ॥ 

੫) ਤਾਰਾ ਸਿੰਘ ਜੀ ਨਿਹੰਗ ਸਿੰਘ ਸਰਦਾਰ ਬਘੇਲ ਸਿੰਘ ਸਾਹਿਬ ਰਈਸ ਬੜਾਇਚ ਦੇ ਗੰਥੀ ਹਨ, ਇਨਾਂ 
ਨੈ ਬੀ ਕੁਛ ਦਿਨ ਸੋਧਾਈ ਕੀਤੀ । 

੬) ਹਜਾਰਾ ਸਿੰਘ ਜੀ ਨਿਹੰਗ ਸਿੰਘ ਜਿਲੇ ਕੁਜਰਾਂਵਾਲੇਦੇ ਇਨਾਂ ਨੈ ਸੇਵਾ ਅੰਤ ਤਕ ਨਿਬਾਹੀ ॥ 

੭) ਸਰਮੁਖ ਸਿੰਘ ਜੀ ਬਾਵਲੀਵਾਲੇ ਸਾਤਕੀ ਸੁਭਾਵ ਮਹਾਤਮਾ ਸੰਤ ਭਾਈ ਆਸਾ ਸਿੰਘ ਜੀ ਦੀ ਅੰਸ ਅਰ 
ਪਾਠਕ ਹਨ, ਸੋਧਾਈ ਦੀ ਸੇਵਾ ਕਰਦੇ ਰਹੇ ॥ 

੮) ਕਿਸਨ ਸਿੰਘ ਜੀ ਪਾਠਕ ਅਰ ਧਰਮਸਾਲੀਏ ਬਾਬਾ ਸਾਧੂ ਸਿੰਘ ਜੀ ਭੱਲੇ ਸਾਹਿਬ ਕੇ ਬੀ ਸੋਧਾਈ ਵਿਖੇ 
ਸੋਧਕ ਰਹੇ ॥ 

੯) ਕਰਮ ਸਿੰਘ ਜੀ ਜਿਲੇ ਸਾਹਪੁਰ ਵਾਸੀ ਸਾਹੀਵਾਲ ਦੇ, ਭਾਈ ਗੁਲਾਬ ਸਿੰਘ ਜੀ ਨੰਬਰਦਾਰ ਤਖਤ 
ਅਕਾਲਬੁੰਗਾ ਸਾਹਿਬ ਦੇ ਧਰਮਸਾਲੀਏ ਅੰਤ ਤਕ ਸੋਧਕ ਬਣੇ ਰਹੇ ॥ 

੧੦) ਉਦਾਸੀ ਸੰਤ ਗੋਪਾਲ ਦਾਸ ਸਿੰਧੀ ਦੋਨੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਰ ਬਾਣੀ ਭਾਈ ਗੁਰਦਾਸ ਜੀ 
ਭਾਈ ਨੰਦਲਾਲ ਜੀ ਅਰ ਗੁਰ ਬਿਲਾਸ ਸੂਰਜ ਪ੍ਰਕਾਸ ਆਦ ਗ੍ਰੰਥ ਪੜ੍ਹੇ ਹੋਏ ਪ੍ਰੇਮ ਭਰੇ ਬੇਨਾਗਾ ਸੋਧਾਈ ਕਰਦੇ 
ਰਹੇ ॥ 

੧੧) ਭਗਵਾਨ ਸਿੰਘ ਜੀ ਸਿੰਧੀ ਪ੍ਰੇਮ ਦੀ ਮੂਰਤ ਮਘਰ ਦੇ ਮਹੀਨੇ ਤਕ ਸੋਧਾਈ ਕਰਕੇ ਗੁਰੂ ਕੇ ਚਰਨਾਂ 
ਵਿਚ ਜਾ ਵਸੇ ॥ 

੧੨) ਅਮੀਰ ਸਿੰਘ ਜੀ ਮਹੰਤ ਜ਼ਿਲੈ ਸਾਹਿਪੁਰਵਾਸੀ ਫਿਰੂਕੇ ਦੇ ਹਨ, ਲਿਖਾਰੀ ਹਨ ਅਰ ਪਾਠਕ ਹਨ ਅਰ 
ਸਾਂਤਕੀ ਸੰਤੋਖੀ ਗੁਰੂ ਕੇ ਪ੍ਰੇਮੀ ਕੰਮ ਪੂਰਨ ਹੁੰਦੇ ਤਕ ਸੋਧਕ ਰਹੇ । 

੧੩) ਹਰਨਾਮ ਸਿੰਘ ਜੀ ਵਿਦਯਾਰਥੀ ਗਵਰਮਿੰਟ ਅਪਰ ਪਰਾਇਮ 

(੧੬੦ 

`ਰੀ ਸਕੂਲ ਦੇ ਫ਼ੋਟੀ ਅਵਸਥਾ ਵਿਚ ਅਜਿਹੀ ਚਤੂਰਾਈ ਨਾਲ (ਗਲਤੀ) ਕੁਲ ਫੜਦੇ ਸੇ ਜੋ ਹੋਰ ਸਭ ਸੋਧਕ 
ਹੈਰਾਨ ਹੁੰਦੇ ਸੇ ਇਹਬੀ ਅੰਤ ਤਕ ਸੇਵਾ ਸੋਧ ਦੀ ਕਰਦੇ ਰਹੇ ॥ 

੧੪) ਨਥਾਂ ਸਿੰਘ ਜੀ ਬਾਂਕੇ ਅਰ ਇਨਾਂ ਦਾ ਛੋਟਾ ਭਾਈ ਗੁਰਦਿਤ ਸਿੰਘ ਜੀ ਪੁਜਾਰੀ ਸ੍ਰੀ ਦਰਬਾਰ ਸਾਹਿਬ 
ਜੀ ਦੇ ਸੋਧਾਈ ਦੀ ਪੂਰਨਤਾਈ ਤਕ ਇਨਾਂ ਨੇ ਬੜਾ ਪ੍ਰੇਮ ਅਰ ਪ੍ਰੀਤੀ ਦਿਖਾਈ 

੧੫) ਦਰਬਾਰਾ ਸਿੰਘ ਜੀ ਨਿਹੰਗ ਸਿੰਘ ਬਹੁਤ ਵਿਦਯਾਪਨਤ ਨਹੀ ਹਨ, ਤਾਂਬੀ ਇਨਾਂ ਦਾ ਪ੍ਰੇਮ ਅੰਤਤਕ 
ਨਿਭਿਆ॥ 


੧੪) ਬਧਸਿੰਘ ਜੀ ਗਰਦਾਹੇ ਰਾਮਸਰ ਸਾਹਿਬ ਦੇ ਗ੍ਰੰਤੀ ਅਰ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਰਾਗੀ ਹਨ 


106 $॥੪॥ $900025 00/ਪਹਲਹ-੪ -= ]ਨਸ0ਨਸ - 16੩੦8 2001 


ਇਨਾਂ ਨੈਂ ਬੀ ਸੋਧਾਈ ਅੰਤ ਤਕ ਪਹੁੰਚਾਈ ॥ 

੧੭) ਮਿਹਰਵਾਨ ਸਿੰਘ ਜੀ ਸਿਕਾਰਪੁਰੀਏ ਬਿਹੰਗਮ ਪਾਠਕ ਅਰ ਹਜੂਰ ਅਕਲਰਨਗਰ ਨਿਵਾਸ ਦੇ ਬੜੇ 
ਪ੍ਰੇਮੀ ਹਨ, ਏਹ ਬੀ ਸੋਧ ਪੂਰੀ ਹੁੰਦੇ ਤਕ ਹਾਜਰ ਰਹੇ ॥ 

੧੮) ਸੰਤ ਲਛਮਨਦਾਸ ਜੀ ਉਦਾਸੀ ਸੰਗਲ ਵਾਲੇ ਅਖਾੜੇ ਦੇ ਨਿਵਾਸੀ ਹਨ, ਜਿਨਾਂ ਚਿਰ ਹੋ ਸਕਿਆ 
ਏਹ ਬੀ ਸੋਧਕ ਬਣੇ ਸੇਵਾ ਕਰਦੇ ਰਹੇ । ਰ੍‌੍ 

੨੮) ਤਖਤ ਅਕਾਲ ਝੁੰਗੇ ਸਾਹਿਬ ਜੀ ਦੇ ਰਗੁਰਾਸੀਏ ਨਰੈਣ ਸਿੰਘ ਦੇ ਪੁਤ੍ਰ ਠਾਕਰ ਸਿੰਘ ਜੀ ਬੀ ਸੋਧਕਾਂ 
ਵਿਖੇ ਬੇਨਾਗਾ ਹਾਜਰ ਰਹੇ । 

੨੦) ਬਿਹੰਗਮ ਬਿਸਨ ਸਿੰਘ ਜੀ ਸੁਲਤਾਨ ਪਿੰਡ ਵਿਖੇ ਧਰਮਸਾਲੀਏ ਹਨ ਇਹ ਬੀ ਨਿਤ ਨਿਰਵਿਘਨ 
ਸੋਧਕਾਂ ਵਿਖੇ ਸੇਵਾ ਕਰਦੇ ਰਹੇ ॥ 

੨੧) ਰਾਮਲੋਕ ਜੀ ਸੰਤ ਜਾਤੀ ਦੇ ਬਾਣੀਏ ਸਤਰੁਰੂ ਦੇ ਪ੍ਰੇਮੀ ਸਿੱਖ ਹ ਏਹ ਬੀ ਸੋਧਕਾਂ ਵਿਚ ਬੈਠਕੇ ਕਈ 
ਦਿਨ ਸੇਵਾ ਕਰਦੇ ਰਹੋ । 

ਇਨਾਂ ਸੋਧਕਾਂ ਵਿਚ ਭਾਈ ਸੇਰ ਸਿੰਘ ਜੀ ਤਾਈ ਠਾਕਰ ਸਿੰਘ ਜੀ ਭਾਈ ਨਰੈਣ ਸਿੰਘ ਜੀ ਮਾਸਟਰ ਭਾਈ 
ਧਰਮ ਸਿੰਘ ਜੀ ਭਾਈ ਜੈਦਯਾਲ ਸਿੰਘ ਜੀ ਗੁਰਦਿਤਾ ਸਿੰਘ ਜੀ ਬਾਂਕੇ ਮਹੰਤ ਅਮੀਰ ਸਿੰਘ ਜੀ ਅਰ ਪੰਡਤ 
ਭਗਵਾਨ ਸਿੰਘ 


(੧੬ਕ, 
ਸਿ ਤਲ 4 ਹਰਤਾਲ ਕਲਮ ਦਫਾਤ ਸਭ ਕੁਝ ਮੁਫਤ ਦਿੱਤਾ 
ਜਾਂਦਾ ਸੀ ॥ 
ਮਿਤੀ ਸਾਫ਼ਣ ਦਿੇ ੮ ਸੰਮਤ ੨੬੫੨ ਸੇ ਅਰੰਭ ਕਰਕੇ ਨਿੱਤ ਬੈਨਾਗਾ ੫ ਫਗਣ ਤਕ ੬ ਯਾ ੪ ਘੰਟੇ 
ਸੋਧਾਈ ਹੁੰਦੀ ਰਹੀ ॥ 
੫ ਧਯਾਇ 


੨) ਮਿਤੀ ੬ ਵਗਣ ਨੂੰ ਪਾਠ ਦੀ ਸਮਾਪਤੀ ਢਾ ਇਸਤਹਾਰ ਪਹਿਲੇ ਦਿੱਤਾ ਗਿਆ ਸੀ । ਭਾਈ ਸਾਧੂ ਸਿੰਘ 
ਜੀ ਡਿਪਟੀ ਕਨਸਰਵੇਟਰ ਜੋ ਸ੍ਰੀ ਦਰਬਾਰ ਸਾਹਿਬ ਜੀ ਦੇ ਯੂਪੀਆਂ ਵਿਚੋ ਗੁਰਮੁਖ ਸਿੱਖ ਅਰ ਪੰਥ ਦੇ ਸੁਭਇੱਫ਼ਕ 
ਧਰਮਾਤਮਾ ਉਪਕਾਰੀ ਸਰੀਰ ਹਨ, ਇਨਾਂ ਦੇ ਖਰਚ ਸੈ ਦਰਸਨੀ ਦਰਵਾਜਾ ਸ੍ਰੀ ਦਰਬਾਰ ਸਾਹਿਬ ਜੀ ਦੇ ਅੱਗੇ 
ਜਨਾਂ ਗੰਥ ਸਾਹਾਂ ਦਾ ਪ੍ਰਕਾਸ ਕਰਕੇ ਸਣੇ ਸਰਦਾਰ ਅਰਜਨ ਮਿੰਘ ਜੀ ਸਫਬਰਾਹ ਅਰ ਮੁਖੀ ਮੁਖੀ ਪਜਾਹੀ 
ਸਿੰਘ ਅਰ ਸਾਰੇ ਸੋਧਕ ਥੀ ਸਿੰਘਾਂ ਦਾ ਅਕਸ ਲਿਆ ਰਿਆ । ਇਹ ਮੂਰਤ ਅਤਿ ਸੁੰਦਰ ਬਣੀ ਹੈ । ਜੋ %)ਕੋ 
ਸੋਦਾਗਰ ਬਿਸਨ ਸਿੰਘ ਹਾਲਬਜਾਰ ਸੇ ਮਿਲ ਸਕਦੀ ਹੈ । 

੨) ੪ ਫਗਣ ਨੂੰ ਦਸਮ ਗ੍ਰੰਥ ਜਾਹਿਬ ਜੀ ਬੜਾ ਅਕਾਰ ਜਿਸ ਦੀ ਸਰਦਾਰ ਦੇਸਾ ਸਿੰਘ ਸਾਹਿਬ ਸਰਦਾਰ 
ਲਹਿਣਾ ਸਿੰਘ ਜੀ ਵਲੋਂ ਸੇਵਾ ਹੋਈ ਅਰ ਤਖਤ ਸਾਹਿਬ ਪਰ ਬੜੇ ਅਦਬ ਸੇ ਬਿਰਾਜਮਾਨ ਹਨ, ਇਨਾਂ ਦਾ ਅਖੰਡੀ 
ਪਾਠ ਵਿਧੀ ਪੂਰਬਕ ਰਖਿਆ ਫਿਆ ੧੬ ਪਹਿਰ ਅਖੰਡ ਪਾਠ ਹੋਯਾ ਅਰ ੧੫ ਪਹਿਰ ਝੜੀ ਬੀ ਅਖੰਡ ਫੂਲ 
ਬਰਸਾਉਂਦੀ ਰਹੀ ॥ ੬ ਫਗਣ ਸੰਮਤ ੧੯੫੨ ਐਤਵਾਰ ਪਹਿਰ ਰਾਤ ਰਹਿੰਦੀ ਅਕਾਸ ਨਿਰਮਲ ਹੋ ਰਿਆ ਆਪਣੇ 
ਸਮੈ ਪਰ ਦਿਨਪਤੀ ਮਹਾਰਾਜ ਨੈ ਪ੍ਰਕਾਸਮਈ ਕਿਰਨਾਂ ਦਾ ਮੁਕਟ ਪਹਿਨੇ ਦਰਸਨ ਦੇ ਕੇ ਦੀਵਾਨ ਦੀ ਆਗਿਆ 
ਦਿੱਤੀ । ਗਲੀਚੇ ਅਰ ਦਰੀਆਂ ਉਪਰ ਸਫੈਦ ਚਾਦਰਾਂ ਦਾ ਫਰਸ ਦੂਰ ਤਕ ਵਿਛਾਯਾ ਗਿਆ ਵਿਚਕਾਰ ਤਖਤ 
ਸਾਹਿਬ ਪਰ ਬੜੈ ਬਾਬਾ ਜੀ ਵਿਡੇ ਅਕਾਰਵਾਲਾ) ਬਿਰਾਜਮਾਨ, ਮਲ ਗੰਧ ਸਹਿਬਾਂ ਦਾ ਪ੍ਰਕਾਸ ਸਜੇ ਅਰ ੧੬ ਦਾ 
ਪੱਕੇ ਉਪਹ ਧੜੇ ਬੜੇ ਕੀਮਤੀ ੁਮਾਲ ਜਗ ਮਨਾਉਂਦੇ ਅਰ ਫੁਲਾਂ ਦਿਯਾਂ ਮਾਲਾ ਦੀ ਸੋਭਾ ਸਣੇ ਅਨੂਪ ਛਬ ਪਾ ਰਹੇ 
ਸਨ ॥ 

(੧੭ 


ਰਪੋਣ : ਸੋਧਕ ਕਮੈਣੀ 107 


ਇਕ ਇਕ ਸੋਧਕ ਗ੍ਰੰਥੀ ਤਾਬਿਆ ਬੈਠਾ ਅਰ ਇਕ ਇਕ ਟਹਿਲ ਵਾਲਾ ਚਾਂਦੀ ਸੋਨੇ ਦੇ ਡੰਡੀ ਵਾਲੇ ਚੌਰ ਝਲਾਉਂਦਾ 
ਖੜਾ ਸੀ (੫) ਅਨੀ ਸ੍ਰੀ ਦਰਬਾਰ ਸਾਹਿਬ ਜੀ ਦੇ ਵਡੇ ਰਾਗੀਆਂ ਦੀ ਚੌਕੀ ਇਨਾਂ ਦੇ ਨਾਲ ਖਾਲਸਾ ਸਤਸੰਗਤ 
ਸਡਾਈ ਰਤਨ ਮੰਡਲੀ ਫੇਰ ਭਜਨ ਮੰਡਲੀ ਸੰਗਤ ਲਕੜ ਮੰਡੀ ਦੀ ਫੇਰ ਖਾਲਸਾ ਭਜਨ ਮੰਡਲੀ ਸੰਗਤ ਚਾਵਲ 
ਮੰਡੀ ਦੀ ਮਨੋਹਰ ਸੁਰਾਂ ਨਾਲ ਸਬਦਾਂ ਦਾ ਉਚਾਰ ਕਰਦੇ ਸੇ । 

੬) ਸਰਦਾਰ ਅਰਜਨ ਸਿੰਘ ਸਾਹਿਬ ਰਈਸ ਚਾਹਲ ਸਰਬਰਾਹ ਸਰਦਾਰ ਸੁੰਦਰ ਸਿੰਘ ਸਾਹਥ ਰਈਸ 
ਮਜੀਠਾ ਆਦੀ ਸਰਦਾਰ ਅਰ ਉਦਾਸੀ ਭੇਖਦੇ ਸ੍ਰੀ ਮਹੰਤ ਨਿਰੰਜਨ ਦਾਸ ਜੀ ਅਰ ਸੇਵਾ ਪੰਥੀ ਸਾਧੂਆਂ ਦੇ ਸ੍ਰੀ 
ਮਹੰਤਕਿਰਪਾ ਰਾਮ ਜੀ ਆਦ ਸਭ ਮੰਤ ਮਹੰਤ ਅਰ ਸ੍ਰੀ ਵਰਬਾਰ ਸਾਹਿਬ ਜੀ ਦੇ ਘਰ ਸ੍ਰੀ 

੭) ਅੰਮ੍ਰਿਤਸਰ ਜੀ ਦੇ ਮੁਖੀ ੨ ਗਯਾਨੀ ਅਰ ਸਾਹੂਕਾਰ ਸਿਖ ਜੰਗਤਾਂ ਦੀ ਭੀੜ ਅਪਾਰ ਬੈਸੁਮਾਰ ਸੀ । 
ਚਾਰੇ ਲਹਮੋਂ ਕੜਾਹ ਪ੍ਰਸਾਦ ਦੇ ਥਾਲ ਅਰ ਫੁਲਾਂ ਦੇ ਹਾਰ ਲਈ ਸੰਗਤਾਂ ਆ ਰਹੀਆ ਸਨ ਵਿਚਕਾਰ ਕੜਾਹ ਪ੍ਰਸਾਦ 
ਦੇ ਥਾਲਾਂ ਦੀਆਂ ਪੰਕਤਾਂ ਚਿਟੇ ਰੁਮਾਲਾਂ ਸਣੇ ਪਹਿਨੇ ਹੋਏ ਸੋਭਾ ਦੇ ਰਹੀਆ ਸਨ । ਸੰਖਾਂ ਦੀਆਂ ਧੁਨਾਂ ਅਰ ਨਰਸਿੰਗੇ 
ਅਰ ਅੰਗਰੇਜੀ ਬਾਜੇ ਸਹਨਾਈਆਂ ਮੰਗਲਚਾਰ ਪ੍ਰਗਟ ਕਰ ਰਹੀਆਂ ਸਨ । ਡੋਗ। ਵੇਲੇ ਸਭਨਾਂ ਗਰੰਥ ਸਾਹਿਬਾਂ ਤੇ 
ਜਾਪਜੀ ਦਾ ਪਾਠ ਅਰ ਚੌਪਈ (ਹਮਰੀ ਕਰਤੁ ਹਾਬ ਦੇ ਰਛਾਂ ) ਦਾ ਪਾਠ ਮਿਲਕੇ ਹੋਯਾ ਸਰਦਾਰ ਅਰਜਨ ਸਿੰਘ ਜੀ 
ਦੇ ਹਥੀਂ ਬਸੰਤੀ ਰੁਮਾਲ ਅਰ ਸਰਦਾਰ ਸੁੰਦਰ ਸਿੰਘ ਜੀ ਦੇ ਹਥੀ ਤਿਲਕ ਅਰ ਪੁਸਪ ਚੜਾਏ ਗਏ ਅਰ ਬਸੰਤੀ 
ਰੁਮਾਲ ਅਰ ਸਰਦਾਰ ਸੁੰਦਰ ਸਿੰਘ ਜੀ ਦੇ ਹਥੀ ਤਿਲਕ ਅਰ ਪੁਸਪ ਚੜਾਏ ਗਏ ਅਰ ਬਸੰਤੀ ਦੁਪਟੇ ਤਖਤ 
ਸਾਹਿਬ ਜੀ ਦੀ ਵਲੋਂ ਸਭਨਾਂ ਸੋਧਕਾਂ ਗਰੰਥੀਆ ਨੂ ਸਿਰੋ ਪਾਉ ਬਖਸੇ ਗਏ ॥। ਇਸ ਵੇਲੇ ਦੇ ਦੀਵਾਨ ਦੀ ਛਬ 
ਅਕਥਨੀਯ ਅਰ ਅਨੂਪ ਸੀ ॥ ਅਰਦਾਸ ਭਾਈ ਮੁਲਤਾਨਾ ਸਿੰਘ ਜੀ ਨੇ ਕੀਤੀ ਇਸ ਵੇਲੇ ਸਰਦੂਲ ਸਿੰਘ ਜੀ 
ਗਿਆਨੀ ਨੇ ੨੧) ਭੇਟ ਦੇ ਕੇ ਭੁਲਚੁਕ ਬਖਸਾਉਣ ਦੀ ਅਰਦਾਸ ਕਰਵਾਈ ਜੋ ਅਸੀ ਸਭ ਸੋਧਕ ਭੁਲਣ ਜੋਗ ਅਨੇ 
'ਕ ਔਗਣਾਂ ਨਾਲ ਭਰੇ ਹੋਏ ੮ ਮਹੀਨੇ ਤਕ ਸਤਿਗੁਰੂ ਦੇ ਪਵਿਤ੍ਰ ਮੰਦਰ ਵਿਚ ਬੈਠਦੇ ਰਹੇ ਹਾਂ ਕਈ ਤਰਾਂ ਦੇ ਬੋਲਣ 
ਬੈਠਣ ਵਿਚ ਬਿਅਦਬੀਆਂ ਹੋ ਜਾਂਦੀਆਂ ਹਨ ਸੋ ਸਤਗੁਰੂ ਬਪਸਣ, ਸੋ ਅਰਦਾਸ ਪਰਵਾਨ ਹੋਈ ਕੜਾਹ ਪ੍ਰਸਾਦ 
ਵਰਤਾਯਾਗਿਆ ਅਰ ਪਾਲਕੀਆਂ ਵਿਚ ਪਧਰਾਇਕੇ ਗ੍ਰੰਥ 

6੦ 

ਸਾਹਿਬ ਜੀ ਮੰਨਾ ਸਿੰਘ ਜੀ ਹਕੀਮ ਦੇ ਸਥਾਨ ਨੋਕੇ ਜਿਨਾਂ ਜਿਨਾਂ ਧਰਮਸਾਲ ਬ਼ੁੰਗਿਆਂ ਤੇ ਆਏ ਸੇ ਪੁਹਰਾਏ 
ਗਏ ॥ 

ਉਪਰੰਦ ੭ ਫਗਣ ਸੰਮਤ ੫੨ ਸੇ ਮਲਵਈ ਬੁੰਗੇ ਵਿਖੇ ਨਿੱਤ ੩ ਘੰਟੇ ਤਕ ਕਮੇਟੀ (ਸਭਾ) ਬੈਠਣ ਲਗੀ 
ਜਿਸ ਵਿਚ ਅਗ੍ਰੋਕਤ ਗਯਾਨੀ ਯਥਾ ਬੁੱਧ ਆਪਣੀ ਸੰਮਤੀ ਦਿੰਦੇ ਸੇ। ਇਸ ਵੇਲੇ ਬੀ ਸਭਨਾ ਮੁਖੀ ਅਰ ਮਹਾਤਮਾ 
'ਗਯਾਨੀ ਸਾਹਿਬਾਂ ਦੀ ਸੇਵਾ ਵਿਚ ਪਰਾਰਥਨਾ ਕੀਤੀ ਗਈ ਪਰ ਅਗ੍ਰੋਕਤ ਗਿਆਨੀ ਸਾਹਿਬਾਂ ਨੇ ਸੇਵਾ ਪੂਰਨ 
ਕੀਤੀ ॥ 


ਏਹ ਗਯਾਨੀ ਨਿਤ ਹਾਜਰ ਰਹੇ : - 
ਭਾਈ ਬਿਸ਼ਨ ਸਿੰਘ ਮਹੰਤ ਗੁਰਦ੍ਰਾਰਾ ਲੋਹਗੜ 
ਭਾਈ ਭਗਵਾਨ ਸਿੰਘ ਜੀ 
ਭਾਈ ਧਯਾਨ ਸਿੰਘ ਜੀ ਗਯਾਨੀ ਭਾਈ ਦਿਯਾਲ ਸਿੰਘ ਜੀ ਸੰਤ 
ਭਾਈ ਬਖਸੀਸ ਸਿੰਘ ਜੀ ਭਾਂਈ ਭਗਵਾਨ ਸਿੰਘ ਜੀ ਪੰਡਤ 
ਤਾਈ ਦੀਪ ਸਿੰਘ ਜੀ ਤਾਈ ਮੰਨਾ ਸਿੰਘ ਜੀ ਹਕੀਮ 
ਸੰਤ ਗੋਪਾਲ ਦਾਸ ਜੀ ਭਾਈ ਠਾਕਰ ਸਿੰਘ ਜੀ ਮੁਨਸੀ 


108 5੧੪੪ $70॥॥੩ਚ ਉ0ਅ੩0੦੪ -- 16੧0੭੩੪ = ।(ਨ੩ਟਸ 2001 

ਭਾਈ ਨਰੈਣਸਿੰਘ ਜੀ ਮਾਸਟਰ 

ਭਾਈ ਹਜਾਰਾ ਸਿੰਘ ਜੀ ਪੰਡਤ 

ਭਾਈ ਹਰਨਾਮ ਸਿੰਘ ਜੀ ਨਕਈ 
ਇਹ ਵਿਦਵਾਨ ਕਿਸੇ ਕਿਸੇ ਦਿਨ ਵਿਚ ਕੰਮ ਦੀ ਪੁਰਨਤਾਈ ਤਕ ਦਰਸਨ ਦਿੰਦੇ ਰਹੇ । ਜੈਦਯਾਲ ਸਿੰਘ ਜੀ ਪਰੇ 
ਮੀ ਨਿਤ ੩ ਮਹੀਨੇ ਤਕ ਸੇਵਾ ਵਿਚ ਸਵਾਧਾਨ ਰਹੇ ॥ 

ਵਡਾ ਬਾਬਾ ਸਿਰੋਮਣੀ ਅਰ ਛਾਪਾ ਜੀਂਦ ਹੇ ਗ੍ਰੰਥ ਸਾਹਿਬ ਜੀ ਦਾ ਹਰ ਰੋਜ ਜਰੂਰ ਅਰ ਹੋਰ ਕਦੀ ਇਕ 

ਕਦੀ ਦੋ ਲੋੜ ਦੇ ਅਨੁਸਾਰ ਪ੍ਰਕਾਸ ਕੀ; ਹ ਜਾਂਦਾ ਸੀ ਰੋਜ ਅਰੰਭ ਸਮੈ ਅਰਦਾਸ ਕੀਤੀ ਜਾਂਦੀ ਸੀ ਕਿ ਨੇ ਸੱਚੇ 
ਪਾਤਸਾਹ ਤੁਸੀ ਆਪ ਸਾਡੇ ਘਟਾਂ ਵਿਚ ਵਸਕੇ ਆਪਣੇ ਸੁਧ ਪਾਠ ਪ੍ਰਗਟ ਅਰ ਸਾਥੋਂ ਨਿਰਪਖਤਾ ਨਾਲ ਸੈਵਾ ਲਓ 
ਰਉਪਰੰਦ ਸੋਧਾਈ ਦੇ ਸਮ ਜਿਨਾਂ ਤੁਕਾਂ ਪਦਾ ਸਬਦਾਂ ਦੇ ਉਤੇ ਭਰਮ ਸੀ ਜੋ ਪੰਜਾਂ ਸਾਹਿਬਾਂ ਦਾ ਪਾਠ ਐਉਂ ਹੈ ਅਰ ੧੮ 
ਪਰ ਏਹ ਯਾ ੧੨ ਪਰ ਏਹ ੧੮ ਪਰ ਏਹ ਉਨਾਂ ਸਥਲਾਂ ਪਰ ਨੀਸ਼ਾਨ ਲਗੇ ਹੋਏ ਸੇ ਸੋ ਨਿਕਾਲ ਕੇ ਪਾਠ ਕੀਤਾ 
ਜਾਂਦਾ ਸੀ ਅਰ ਗਿਆਨੀ ਸਾਹਿਬ ਉਸ ਪਦ ਦਾ ਅਰਥ ਅਰ ਭਾਵ ਅਰ ਪੂਰਾ ਪੂਰਥਲਾ ਕ੍ਰਮ ਅਰ ਵਧੀਕ ਸੰਮਤੀ 
(ਗਾਲਬ 


੧੬ 

ਰਾਇ) ਬੀਚਾਰਕੇ ਸੰਮਤੀ ਲਗਾਉਦੇ ਸੋ ਜੋ ਇਹ ਪਾਠ ਸੁਧ ਹੈ ਅਰ ਉਸਪਰ ਇਥ ਆੜੀ ਲਕੀਰ ਦਾ ਨਸ਼ਾਨ ਲਾਯਾ 
ਜਾਂਦਾ ਸੀ ਇਸਤਰਾਂ ਏਹ ਕਾਰਜ ਜੇਠ ਮਹੀਨੇ ਵਿਚ ਪੂਰਨ ਹੋਯਾ ॥ 

ਭੋਗ ਦੇ ਦਿਨ ਕੜਾਹ ਪਰਸਾਦ ਕੇਸਰ ਪੁਸਪ ਧੁਪ ਦੀਪ ਆਨੰਦ ਜੀਦਾ ਪਾਠ ਅਰਦਾਸ ਹੋਈ ਅਰ ਸਰਦਾਰ 
ਸੁੰਦਰ ਸਿੰਘ ਸਾਹਿਬ ਰਈਸ ਮਜੀਠਾ ਪਰੈਜਡੰਟ ਸਿੰਘ ਸਭਾ ਅੰਮ੍ਰਤਸਰ ਜੀ ਅਰ ਭਾਈ ਸੰਤ ਸਿੰਘ ਸਾਹਿਬ 
ਸਿਕਂਤਰ ਅਰ ਭਾਈ ਈਸਵਰ ਸਿੰਘ ਜੀ ਸਾਹਿਬ ਮਹੰਤ ਮਲਵਈ ਬੁੰਗਾ ਜੀ ਦੀ ਹੱਥੀ (ਗੁਰ ਪੂਜਾ ਬਿਧਿ ਸਹਿਤ 
_ਰੰ॥ ਪੁਨ : ਪੁਸਪ ਮਾਲਾਕੰਠ ਮੈ ਤਿਲਕ ਮਸਤਕ ਮੈ ਉਪਰ ਬਸੰਤੀ ਦੁਪਟੇ ਸਿਰੋਪਾਵ ਪਹਿਨਾਏ ਅਰ ਇਲਾਇਰੀਆਂ 
ਸਣੇ ਨਕਦੀ ਮਾਯਾ ਚਾਰੋਗ ਯਾਨੀ ਸਾਹਿਬਾਂ ਦੀ ਤੇਟ ਕੀਤੀ ਇਸ ਵੇਲੇ ਭਾਈ ਦੀਪ ਸਿੰਘ ਜ਼ੀ ਗਿਆਨ ਮਲਵਦੀ 
ਬੁਗਾ ਨੈ ਆਪਣੀ ਮਾਯਾ ਨੰਬਰ ਪਹਿਲੇ ਅਰ ਦੂਜੇ ਗਿਆਨੀ ਜ਼ੀ ਦੀ ਹੀ ਭੇਟ ਕਰ ਦਿਤੀ 


ਛੀਵਾਂ ਧਿਆਇ ਲੇਖਾ ਆਮਦਨੀ ਅਰ ਖਰਚਾਂ ਦਾ 
ਖਰਚ 
੫॥) ਛਪਵਾਈ ਇਸ਼ਤਹਾਰ ਅਕਾਲ ਪ੍ਰੈਸ ਲਹੌਰ 

(੯੨ ੫੦ 4 ੨) ਇਸ਼ਤਹਾਰ ਭੇਜਣ ਦੀ ਉਜਰਤ ਅਖਬਾਰ ਖਾਲਸਾ 
੨੫) ਭਾਈ ਮਤਾਬ ਸਿੰਘ ਜੀ ਗੁਰਬਖਸ ਸਿੰਘ ਜੀ ੨) ਟਿਕਟ ੧ ਤਿ ਹੀਆਂ ਸਿੰਘ ਸਭਾ ਮੈ 
ਸਾਗੂਕਾਰਾ ਵਾਸੀ ਹਵੇਲੀ ਗ੍ਰਾਮ ਜਿਲਾ ਮਿੰਟਗੁਮਰੀ ਸ੍ਰੀ ਨਟ 

ਮਲ ਜਲ ਘਜੀ ਜਾਦੀ ਸਲਦੇ ਜੀ ਹੇ ਹਰ ਸਜ ਸਹਿਬ ਦ ਪਰਦਆਂ ਅਰ ਭ 
੨) ਬਯੂ ਮੁਰਾਰੀ ਸਿੰਘ ਜੀ ਵਾਸੀ ਬਹਾਵਲਪੁਰ । 


੧) ਭਾਈ ਜਵਾਹਰ ਸਿੰਘ ਜੀ ਸਿਕਤਰ ਇੱ ਪਉ 

ਦੀ ਸਵਾਰੀ 
ਰਿ ਉਹ ਜੀ ੨) ਤਾਰ ਭੇਜੀ ਸਰਬਰਾਹ ਸਾਹਿਬ ਨੂੰ ਤਰਨਤਾਰਨ ਜੀ 
ਕੌਸਲ ਖਾਲਸਾ ਕਾਲਜ ਸ੍ਰੀ ਅਮ੍ਰਤਸਰ ਜੀ । 


੧੦) ਸਰਦਾਰ ਸੇਵਾ ਸਿੰਘ ਜੀ ਡਿਪਟੀ ਅਰ ਇਨਾਂ ਦੇ 


ਪੁਤਰ ਸਰਦਾਰ ਤ੍ਰਿਲੋਚਨ ਸਿੰਘ ਜੀ ਐਮ ਏ । 

੫) ਸਰਦਾਰ ਸਾਧੂ ਸਿੰਘ ਜੀ ਡਿਪਟੀ ਕਨਸਰ ਵੇਟਰ। 

੫) ਸਰਦਾਰ ਸੁੰਦਰ ਸਿੰਘ ਜੀ ਮਜੀਠੀਏ ਪ੍ਰੇਜੀਡੰਟ ਸਿੰਘ 

ਸਭਾ ਅੰਮ੍ਰਤਸਰ ਜੀ 

੨) ਬੰਦਹ ਸਰਦੁਲ ਸਿੰਘ ਗਯਾਨੀ 

੨) ਖਾਲਸਾ ਸਤਜ਼ੰਗਤ ਸਭਾ ਸ੍ਰੀ ਅਮ੍ਰਤਸਰ ਜੀ 

੧) ਭਾਈ ਈਸਹਰ ਸਿੰਘ ਜੀ ਮਹੰਤਮਲਵਈ ਬੁੰਰਾ । 

੧) ਭਾਈ ਮੱਖਣ ਸਿੰਘ ਜੀ ਹਲਵਾਈ 

੧) ਭਾਈ ਕਿਸ਼ਨ ਸਿੰਘ ਰਾਮ ਸਿੰਘ ਜੀ 

ਚਾਵਲਾਂਵਾਲੇ । 

੧) ਭਾਈ ਠਾਕਰ ਸਿੰਘ ਜੀ ਮੁਨਸੀ ਮਹਿਕਮਾ 

ਪੈਦਾਇਸ । 

੧) ਭਾਈ ਸਾਮ ਸਿੰਘ ਜੀ ਸੰਤ ਵ ਰਾਗੀ 

੧) ਭਾਈ ਆਯਾ ਸਿੰਘ ਜੀ ਗੰਢ । 

੧) ਵੀਰਭਾਨ ਭਗਤ ਚਾਵਲਾਂਵਾਲੇ । 

੧) ਮਹੰਤ ਧਰਮਦਾਸ ਜੀ ਕਛੀਦੇਸ ਸਹਰ ਗੰਦਾਵਾਦ 

ਦੇ। 

੧) ਸੋਹਣ ਸਿੰਘ ਜੀ ਪ੍ਰੈਜੀਡੰਟ ਸੰਗਤ ਆਨੰਨ ਸਿਖੀ। 

੨॥) ਭਾਈ ਹਰਨਾਮ ਸਿੰਘ ਜੀ ਸੌਦਾਗਰ ਚਬ । 

੧) ਗੰਡਾ ਸਿੰਘ ਜੀ ਜਰਗਰ ਸੁਲਤਾਨ ਪਿੰਡੀਏ । 
(੨੧ 

੧) ਸੰਤ ਸਿੰਘ ਜੀ ਗ੍ਰੰਥੀ ਸਿਕੱਤਰ ਸਿੰਘ ਸਭਾ । 

੨) ਬਾਬੂ ਅਤਰ ਸਿੰਘ ਜੀ ਵਕੀਲ ਸਿਕਤਰ ਖਾਲਸਾ 

ਦਿਵਾਨ । 

੧) ਸੁੰਦਰ ਸਿੰਘ ਜੀ ਮਨਿੰਦੇ ਖਜਾਨਚੀ ਸਿੰਘ ਸਭਾ। 

੨।) ਮੰਨਾ ਸਿੰਘ ਜੀ ਮਨਚਿੰਦੇ ਖਜਾਨਝੀ ਸਿੰਘ ਸਭਾ । 

੧) ਥਾਬੂ ਨਰੈਣ ਸਿੰਘ ਜੀ ਮਾਸਟਰ । 

੨) ਖਾਲਸਾ ਭਜਨ ਮੰਡਲੀ 

।=) ਸੇਵਾ ਸਿੰਘ ਜੀ ਸਿ, ਖ. ਆ, 

1੨) ਮੁਲ ਸਿੰਘ ਠਾਕਰ ਜੀ ਜੜੀਏ 

।=) ਧਰਮ ਸਿੰਘ ਜੀ ਸਿ ਖ ਆ 

।੨) ਸੇਰ ਸਿੰਘ ਜੀ ਨਿਸ਼ਾਨਚੀ 

।) ਠਾਕਰ ਸਿੰਘ ਜੀ ਜੜੀਏ 

।) ਮਹੰਤ ਅਮੀਰ ਸਿੰਘ ਜੀ 

।) ਮਤਾਬ ਸਿੰਘ ਜੀ ਪ੍ਰੈਮੀ 

।) ਕਰਮ ਸਿੰਘ ਜੀ ਗੋਧਕ 

।) ਜੈ ਵਯਾਲ ਸਿੰਘ ਜੀ 

।) ਜੁਆਲਾ ਸਿੰਘ ਜੀ 


੧) ਅਰਦਾਸ ਤਖਤ ਜਾਹਿਬ ਜੀ 

੧) ਭਾਗੀ ਵੱਡੇ । 

੨) ਪਰਚੂਨ ਹੜਤਾਲ ਸਿਪੀ ਆਂਵੁਲ ਬੂਪ ਨਰਸਿੰਗੇ 
ਵਾਲਾ ਤਖਤ ਸਾਹਿਬਜਾਦਾ ਸਨਾਨ ਟਿਕੜੀਆਂ 
ਆਦਿ। 

੨) ਵਾਜਾ ਅੰਗ੍ਰੇਜੀ 

੩) ਤਸਵੀਰ ਉਤਰਵਾਉਣ ਵੇਲੇ ਕੜਾਹ ਪ੍ਰਸਾਦ 
ਅਰਦਾ ਸਅਰ ਫਰਾਸ । 

੧੯) ਖਰਚੇ ਸੇਵਾ ਸੋਧਕਾ ਨਸਾਵਣ ਸੰਮਤ ੧੯੫੨ 
੩੪) ਖਰਚ ਭਾਦਰੋ । 

੩੧) ਖਰਬ ਅਸੂ ਮਹੀਨੇ ਵਿਚ ॥ 

੨੪) ਖਰਚ ਮਹੀਨੇ ਕਤਕ 

੨੬॥) ਖਰਚ ਮਹੀਨਾ ਮਘਰ ਮੋ । 

੨੫੩) ਖਰਚ ਮਹੀਨੇ ਪੋਹ ਵਿਚ 

੨੬॥) ਖਰਚ ਮਹੀਨਾ ਮਾਘ 

੧੮) ਗਯਾਨੀ ਸਾਹਿਬਾ ਦੀ ਭੇਟ ਰੋਕ ॥ 

੪੨) ਦੁਪਟੇ ੬ ਕੜਾਹ ਪ੍ਰਸਾਦ ਕੇ ਸਰਮੋਤੀਏ ਦੀਆਂ 
ਮਾਲਾ ਰੰਗ ਦੁਪਣਿਆਂ ਨੂੰ । 

੮੩੨) ਭੋਗ ਦੇ ਉਤਸਵ ਮੇ ਖਰਚ ਹੋਏ ੬ ਫਗਣ 
ਜਿਸ ਦਾ ਵੇਰਵਾ ਏਹ ਹੈ 

੧) ਅਰਦਾਸ ਤਖਤ ਸਾਹਥ 

੧) ਕੜਾਹ ਪ੍ਰਸਾਦ, ੫) ਪਾਲਕੀਆਂ । 

॥) ਅੰਗ੍ਰੇਜੀਵਾਜਾ । 

੧) ਰਾਗੀ । ੨) ਅਰਦਾਸ ਭੋਗ ਵੇਲੇ । 

੧) ਕੜਾਹ ਪ੍ਰਸਾਦ ਦੀ ਕਰਾਈ 

॥੨) ਸਾਫੇਕੜਾਹ ਪ੍ਰਸਾਦ ਪਰ । )॥ ਦੁਧ 

॥) ਪਰੇਮ ਸਿੰਘ ਚਪਰਾਸੀ । 

੮) ਰੁਮਾਲ ਹਥੀ ਸੋਹਣ ਸਿੰਘ ਜੀ । 

੧੮॥) ਰਸਦ ਕੜਾਹ ਪ੍ਰਸਾਦ 

੨) ਕੇਸਰ ਅਰ ਘਿਓ ਅਖੰਡ ਪਾਠ ਦੀ ਜੋਤ । 

॥) ਤਰਨ ਤਾਰਨ ਜੀ ਦੇ ਗਰੰਥੀ ਨੂੰ ਅਸਵਾਰੇ ਸਾਹਿਬ 
ਦੀ ਭੇਟ । 

-) ਲੋਵੀ ਇਸਤਿਹਾਰਾਂ ਲਉਣ ਨੂ । 
੨੦੧੨ ਹੋਰ ਖਰਚ 

)॥ ਸਯਾਹੀ ਖਰਚ ਸੋਧਾਈ ਮੇਂ ੧੦ ਸਾਵਣ 

੧੩) ਹੜਤਾਲ ਸਯਾਹੀ ੨੫ ਭਾਦਰੋ । 

।)। ਕਾਗਜ ਖਰਚ ਹੋਏ ਪਰਬੂਨੀ । 

੧) ਕੜ੍ਹਾ ਪਰਸਾਦ ਗੁਰਪੁਰਬ 


110 $॥੬ਜ ੈ7;ਗਮ£$ (04ਫਾਸ਼ਪ-੪ -- 1440੧ - ੪੧੪ 2001 


ਬਿਲੈਪਤ੍ਰ ਇਸ਼ਤਿਹਾਰ 


ਪ੍ਰਗਟ ਹੋਵੇ ਜੋ ੧ ਹਾੜ ਸੰਮਤ ੧੬੫੨ ਸੇ ਸਾਵਣ ਸੰਮਤ ੧੯੫੩ ਤਕ ਦਸਮ ਪਾਤਸਾਹੀ ਗ੍ਰੰਥ ਸਾਹਿਬ 
ਜੀ ਦੀ ਸੋਧਾਈ ਤਖਤ ਸ੍ਰੀ ਅਕਾਲ ਬੁੰਗਾ ਸਾਹਿਬ ਅਰ ਮਲਵਈ ਬੁੰਗਾ ਆਦ ਸਥਾਨਾ ਮੈਂ ਹੋਈ, ਅਰ ਫੇਰ ੩੧ 
ਭਾਦ੍ਹੋ ਸੰਮਤ ੧੬੫੪ ਤਕ ਰਪੋਟ ਛਪਕੇ ਤਯਾਰ ਹੋਈ, ਇਸ ਦੇ ਪਰੂਫਸੀਟ ਸੋਧਣੇ ਮੇਂ ਭੀ ਅਤਿ ਪਰਿਸ੍ਰੱਮ ਹੋਯਾ, 
ਪਹਿਲੇ ੩੦੧)॥ ਥੋਂ ਵਖਰੀ ਰਕਮ ੩੦੦) ਇਸ ਦੇ ਛਪਣੇ ਹੋਰ ਭਾਈ ਮੰਨਾ ਸਿੰਘ ਸਾਹਿਬ ਹਕੀਮ ਸਿਕਤਰ 
ਗੁਰਮਤ ਗ੍ਰੰਥ ਪ੍ਰਚਾਰਕ ਸਭਾ ਨੈ ਖਰਚ ਕੀਤੀ ਹੈ । 

ਹੁਣ ਇਹ ਰਪੋਟ ਗੁਰਮਤ ਦੇ ਗਯਾਨੀ ਵਾ ਪੰਥ ਦੇ ਮੁਖੀ ਰਾਜੇ ਮਹਾਰਾਜੇ ਸਰਦਾਰ ਸਾਹੂਕਾਰ ਬੁੱਧਿਮਾਨ 
ਵਿਦ੍ਰਾਲ ਇਤਯਾਦ ਪਦਵੀਆਂ ਵਿਚੋਂ ਉਚਿਤ ਸਮਝ ਕੇ ਆਪ ਦੀ ਸੇਵਾ ਵਿਚ ਭੇਜੀ ਹੈ, ਆਪ ਗੁਰੂ ਕੀ ਸੇਵਾ ਅਰ 
ਆਉਣ ਵਾਲੀ ਸਿੱਖਾਂ ਦੀ ਸੰਤਾਨ ਪੁਰ ਉਪਕਾਰ ਕਰਨਾ ਬਿਚਾਰ ਕੇ ਆਪਣੀ ਵਿਦਯਾ ਸਫ਼ਲ ਕਰੋ ਅਰ ਇਸ ਨੂੰ 
ਧਯਾਨ ਨਾਲ ਪੜ ਕੇ ਇਸਦੇ ਹਰੇਕ ਪਤ੍ਰੇ ਦੇ ਪਿਛਲੇ ਕਾਲਮ ਵਿਚ ਆਪਣੀ ਸੰਮਤੀ ਹਰੇਕ ਸਤਰ ਅਗੈ ਲਗਾਕੇ ੧ 
ਪੋਹ ਸੰਮਤ ੧੬੫੪ ਤਕ ਭਾਈ ਮੰਨਾ ਸਿੰਘ ਜੀ ਹਕੀਮ ਸਿਕਤਰ ਗੁਰਮਤ ਗ੍ਰੰਥ ਪ੍ਰਚਾਰਕ ਸਤਾ ਸ੍ਰੀ ਅਮ੍ਰਿਤਸਰ 
ਪਾਸ ਘੰਟਾਘਰ ਦੇ ਨਾਮ ਭੇਜ ਦਿਓ - ਆਈਂ ਹੋਇਯਾਂ ਰਾਵਾਂ ਪਰ ਬੀਚਾਰ ਹੋਕੇ ਫੇਰ ਇਕ ਅਸਵਾਰਾ ਸਾਹਿਬ 
ਸੁੱਧ ਕਰਕੇ ਤਖਤ ਸ੍ਰੀ ਅਕਾਲ ਬੁੰਗਾ ਸਾਹਿਬ ਜੀ ਪਰ ਬਿਰਾਜਮਾਨ ਕੀਤਾ ਜਾਵੇਗਾ ਅਰ ੧ ਸਿਕਤਰ ਪਾਸ ਰਹੇਗਾ 
ਜਿਸ ਥੋਂ ਪ੍ਰੇਮੀ ਪੁਰਸ ਸੁਧ ਪਾਠ ਕਰਨਗੇ ਅਰ ਦੇਖ ਲੈਣ ਗੇ ਅਰ ਹੋਰ ਅਸਵਾਰੇ ਸਾਹਿਬ ਸੋਧ ਸਕਣ ਗੇ ਅਰ 
ਸਤਿਗੁਰੂ ਦੀ ਸੁੱਧ ਬਾਣੀ ਦਾ ਪ੍ਰਚਾਰ ਹੋਵੇਗਾ। 


ਲੈਖਕ 
ਸਰਦੂਲ ਸਿੰਘ ਗਯਾਨੀ 


